ਬਾਰਹਮਾਹਾ 


(ਪੁਸਤਕ “ਹੋਵੈ ਅਨੰਦ ਘਣਾ” ਵਿਚ ਮਹਾਂਪੁਰਸ਼ਾਂ ਦੇ 
ਫਲਗੁਨਿ” ਮਹੀਨੇ ਪ੍ਰਤੀ ਪ੍ਰਾਪਤ ਉਪਦੇਸ਼) 

ਵਾਹਿਗੁਰੂ ਜੀ ਨੇ ਆਪਣੀ ਮੌਜ ਵਿਚ ਸ੍ਰਿਸ਼ਟੀ ਦੀ 
ਰਚਨਾ ਕੀਤੀ । ਸ਼ਬਦ ਤੋ ਪਸਾਰਾ ਹੋਇਆ - 

ਕੀਤਾ ਪਸਾਉ ਏਕੇ ਕਵਾਉ / 

ਤਿਸ਼ ਤੋ ਹੋਏ ਲਖ ਦਗੰਆਉ / ਧੰਨਾ - 3 

ਜੋ ਕੁਝ ਵੀ ਅਸੀਂ ਦ੍ਰਿਸ਼ਟਮਾਨ ਵਿਚ ਤੱਕ ਰਹੇ ਹਾਂ 
ਉਹ ਸਾਰਾ ਪਸਾਰਾ ਗੁਰਮਤਿ ਅਨੁਸਾਰ ਇਕ ਸ਼ਬਦ ਤੋਂ 
ਵਜੂਦ ਵਿਚ ਆਇਆ- 
ਏਕਾ ਕਵਾਵੈ ਤੇ ਸ਼ਭਿ ਹੋਆ/ ਕਰਣੰਹਾਰਾ ਬੁਝਹੁ ਗੇ / 

ਪੰਨਾਂ - 7003 


ਪੰਨਾ - 776 

ਮਨੁੱਖ ਦੀ ਦੇਹ ਕੌਂੜਾਂ ਸਾਲਾਂ ਦਾ ਇਤਜ਼ਾਰ ਕਰਨ 
ਪਿਛੋਂ ਪ੍ਰਾਪਤ ਹੋਈ। ਇਸ ਦਾ ਮੁੱਖ ਮੰਤਵ ਗੁਰੂ ਮਹਾਰਾਜ 
ਜੀ ਨੇ ਬਹੁਤ ਸਪਸ਼ਟ ਕਰਕੇ ਦੱਸਿਆ ਹੈ। ਉਹ ਇਹ ਹੈ 
ਕਿ ਇਸ ਸਰੀਰ ਦੇ ਅੰਦਰ ਵਾਹਿਗੁਰੂ ਜੀ ਆਪ ਵਸਦੇ 
ਹਨ । ਪੂਰਨ ਮਹਾਂਪੁਰਸ਼ਾਂ ਨੂੰ ਮਿਲ ਕੇ ਵਾਹਿਗੁਰੂ ਜੀ ਦੇ ਦਰ 
ਤੱਕ ਪਹੁੰਚਣਾ ਹੈ ਪਰ ਹੋਇਆ ਕੀ, ਇਹ ਮਨੁੱਖ ਮਾਇਆ 
ਦੇ ਛਲ ਵਿਚ ਆ ਗਿਆ ਅਤੇ ਉਸਦੀਆਂ ਪ੍ਰਬਲ 
ਸ਼ਕਤੀਆਂ ਕਾਮ, ਕੱਧ, ਲੋਭ, ਮੋਹ, ਅਹੈਕਾਰ; ਸ਼ਬਦ, 
ਸਪਰਸ਼, ਰੂਪ, ਰਸ, ਗੰਧ ਵਰਗੇ ਵਿਸ਼ਿਆਂ ਅਤੇ ਰਾਜ, 
ਮਾਲ, ਰੂਪ, ਜਾਤ, ਜੋਬਨ ਵਰਗੇ ਠੱਗਾਂ ਦੇ ਧੱਕੇ ਚੜ੍ਹ 
ਗਿਆ; ਆਸਾ, ਅੰਦੇਸਾ ਦੇ ਜਾਲ ਵਿਚ ਫਸ ਗਿਆ। 
ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਵਿਚ ਜਲਣ ਲੱਗਿਆ, 


5।। 58000 9800 500। 4। ੬03) 


1 


ਸੰਤ ਵਰਿਆਮ ਸਿੰਘ ਜਾ 
ਬਾਨੀ ਵਿ. ਗੁ. ਰੂ. ਮਿਸ਼ਨ/ 
ਵੈਰ, ਵਿਰੋਧ, ਕਾਮ, ਕ੍ਰੋਧ, ਝੂਠ, ਬਿਕਾਰ, ਮਹਾ ਲੋਭ, ਧ੍ਰੋਹ 


ਦੀਆਂ ਪ੍ਰਬਲ ਸ਼ਕਤੀਆਂ ਦੇ ਅਸਰ ਵਿਚ ਫਸਿਆ ਆਪਣੇ 
ਜੀਵਨ ਦਾ ਸਮਾਂ ਵਿਅਰਥ ਗੁਆ ਲਿਆ। ਇਸ ਜੀਵ 
ਅੰਦਰ ਹਉਮੈ ਤੱਤ ਉਭਰ ਕੇ ਪੂਰੇ ਜੋਬਨ ਨਾਲ ਇਸਦੀ 
ਸੋਝੀ ਨੂੰ ਦੂਸ਼ਿਤ ਕਰਦਾ ਰਿਹਾ, ਇਸ ਜੀਵ ਨੇ ਕਰਮ 
ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸੋਝੀ ਵਿਚ ਧਾਰਨ ਕਰ 
ਲਿਆ ਕਿ ਇਹ ਸਾਰੇ ਕੰਮ ਮੈਂ ਕੀਤੇ ਹਨ। 'ਮੈਂ” ਦੇ ਭਾਵ 
ਨਾਲ ਕਰਮਾਂ ਦਾ ਚੱਕਰ ਇਸ ਦੇ ਦੁਆਲੇ ਚਿਬੜ ਗਿਆ 
ਅਤੇ ਇਹ ਕਰਮ ਜਾਲ ਵਿਚ ਫਸ ਗਿਆ। ਇਸ ਕਿਰਤ 
ਕਰਮ ਨੇ ਪ੍ਰਭੂ ਜੋਤ ਨੂੰ ਭੁਲਾ ਦਿਤਾ ਅਤੇ ਮੁੜ ਕੇ ਇਹ 
ਪਤਨ ਵਲ ਨੂੰ ਉਸੇ ਕਾਲ ਚੱਕਰ ਤੇ ਘੁੰਮਣ ਲਗਿਆ। 
ਹੌਲੀ-ਹੌਲੀ ਫੇਰ ਮਾਨਸ ਦੇਹ ਪ੍ਰਾਪਤ ਕਰਨ ਦੇ ਅਵਸਰ 
ਦੇ ਨੇੜੇ ਆਉਣ ਲੱਗਿਆ ਪਰ ਫੇਰ ਮਨੁੱਖ ਬਣ ਕੇ ਉਸੇ 
ਚੱਕਰ ਵਿਚ ਗ੍ਰਸਤ ਹੋ ਗਿਆ। ਇਹ ਸਾਡੀ ਦਸ਼ਾ ਹੈ ਜਿਸ 
ਵਿਚ ਪ੍ਰਵਿਰਤ ਹੋਏ ਹੋਏ ਅਸੀਂ ਬਾਣੀ ਦੀ ਸਤਿ ਅਵਾਜ਼ 
ਨੂੰ ਅੰਦਰ ਸੁਣ ਨਹੀਂ ਰਹੇ ਜੋ ਬਾਰ-ਬਾਰ ਇਹ ਕਹਿ ਰਹੀ 


ਭਈ ਪਰਾਪਤਿ ਆਨੂਖ ਦੋਹਰਨੀਆ/ 
ਗੋਬਿੰਦ ਮਿਲਣ ਕੀ ਇਹ ਤੇਗੀ ਝਗੀਆ। ਪੰਨਾ - 72 
ਬਾਣੀ ਦੱਸ ਰਹੀ ਹੈ ਕਿ ਤੇਰੀ ਵਾਰੀ ਆ ਗਈ, ਤੂੰ 
ਸਾਵਧਾਨ ਹੋ। ਜਿਹੜੇ ਕੰਮਾਂ ਵਿਚ ਤੂੰ ਰੁਝਿਆ ਹੈਂ ਇਹ 
ਤੇਰੀ ਮਦਦ ਕਰਨ ਲਈ ਨਾਲ ਨਹੀਂ ਜਾਣੇ। ਤੈਨੂੰ ਅਸੀਂ 
ਬਹੁਤ ਹੀ ਪਿਆਰ ਨਾਲ ਸਲਾਹ ਦਿੰਦੇ ਹਾਂ, ਉਹਨੂੰ ਸੁਣ- 
ਕਰਉਂ ਬੇਨੰਤੀ ਸੁਨਹੁ ਮੇਰੇ ਮੰਤਾ ਸੰਤ ਟਹਲ ਕਾ ਬੇਲਾ/ 
ਈਹਾ ਖਟ ਚਲਹੁ ਗਰ ਲਾਹਾ ਆਗੈ ਥਸ਼ਨ ਸ਼ਹੇਲਾ/ 
ਅਉਧ ਘਟੈ ਦਿਨਸੁ ਰੈਨਾਰੇ॥ ਮਨ ਗੁਰ ਮਿਲਿ ਕਾਜ ਸ਼ਵਾਰੇ॥ 
ਇਹੁ' ਸੰਸਾਰ /ਝਿਕਾਰ ਸੰਸੇ ਅਹਿ ਤਰਿਓ ਬ੍ਰਹਮ ਗਿਆਨੀ/ 
ਜਿਸ਼ਹਿ ਜਗਾਏ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ/ 
ਜਾ ਕਉਂ ਆਏ ਸੋਈ ।ਵਿਹਾਝਹੁ' ਹਰਿ ਗੁਰ ਤੇ ਮਨਹਿ ਬਸੇਰਾ/ 
ਨਿਜ ਘਰਿ ਮਹਲੁ ਪਾਵ੍ਹਾ ਸੁਖ ਸਹਜੇ ਬ੍ਹਰਿ ਨ ਹੋਇਗੌ ਫੇਰਾ/ 
ਪੰਨਾ - 205 
ਅਤੇ ਜਿਨ੍ਹਾਂ ਕੰਮਾਂ ਵਿਚ ਅਸੀਂ ਰੁਝੇ ਹਾਂ ਉਨ੍ਹਾਂ ਦੀ ਅਸਾਰਤਾ 
ਦਰਸਾਉਂਦੇ ਹੋਏ ਆਪ ਫੁਰਮਾਨ ਕਰਦੇ ਹਨ ਕਿ ਇਹ 
ਮਹਿਲ ਮਾੜੀਆਂ ਜਿਨ੍ਹਾਂ ਵਿਚ ਤੂੰ ਖਚਿਤ ਹੋਇਆ 
ਹੋਇਆ ਹੈਂ, ਇਹ ਕੁਝ ਵੀ ਨਹੀਂ, ਕੇਵਲ ਮਿਟੀ ਦੀਆਂ 
ਢੇਰੀਆਂ ਹਨ। ਮਾਇਆ ਕਮਾਉਣ ਦੇ ਚੱਕਰ ਵਿਚ ਪਿਆ 
ਹੋਇਆ ਤੂੰ ਗਫਲਤ ਕਰ ਰਿਹਾ ਹੈਂ` ਤੇ ਤੇਰਾ ਸਮਾਂ ਲੰਘਦਾ 
ਤੁਰਿਆ ਜਾ ਰਿਹਾ ਹੈ। ਇਹ ਸਮਾਂ ਬਾਰ-ਬਾਰ ਨਹੀਂ 
ਆਉਣਾ - 


€% 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਕਬੀਰ ਮਾਨਸ਼ ਜਨਮ ਦਲੰਡਭ ਹੈ ਹੋਇ ਨ ਬਾਰੈ ਬਾਰ॥ 
ਜਿਉਂ ਬਨ ਫਲ ਪਾਕੇ' ਡੂਇ' ਗਿਗਹਿ ਬ੍ਹਰਿ ਨ ਲਾਗਹਿ ਡਾਰ/ 
ਪੰਨਾ - 7366 
ਇਸ ਤਰ੍ਹਾਂ ਦੀਆਂ ਘੁਮੇਟਣੀਆਂ ਖਾਂਦੇ ਨੂੰ ਜੁਗਾਂ ਦੇ 
ਜੁਗ ਬਤੀਤ ਹੋ ਗਏ। ਕੌੜ੍ਹਾਂ ਸਾਲ ਲੈਘ ਗਏ। ਗੁਰੂ 


੮ ੮੨: 


ਮਹਾਰਾਜ ਜੀ ਸਾਵਧਾਨ ਕਰਦੇ ਹੋਏ ਫੁਰਮਾਨ ਕਰਦੇ ਹਨ- 


ਫਿਰਤ ਫਿਰਤ` ਬਹੁਤੇ ਜੁਗ ਹਾਰਿਓ ਆਨਸ਼ ਦੇਹ ਲਹੀ/ 
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ / 
ਪੰਨਾ - 637 
ਫਗੰਦਾ ਕੌਠੇ ਮੰਡਪ ਮਾੜੀਆਂ ਏਤ ਨ ਲਾਏ ਚਿਤ / 
ਮਿਠੀ ਪਈ ਅਤੌਲਵਾੀ ਕੋਇ ਨ ਹੋਸੀ ਮਿਤ / 
ਪੰਨਾਂ - 1380 
ਤਰੇ ਪਲਾਣੇ ਪਉਣ ਵੇਗ ਹਰ ਰੰਗ ਹਰਮ ਸਵਾਰਿਆ / 
ਕੌਠੇ ਮੰਡਪ ਮਾੜੀਆਂ ਲਾਇ ਬੈਠੇ ਕਰਿ ਪਾਸਰਿਆ 4 
ਚੀਜ ਕਗਨਿ ਘਆਨਿ ਭਾਵਦੇ ਗਰ ਬੁਝਨਿ ਨਾਹੀ ਹਹੱਰਆ/ 
ਕਰਿ ਫਰਆਾਇਸਿ ਖਾਇਆ ਵੋਖਿ ਮੁਹਲਤਿ ਮਰਣ ਵਿਸ਼ਾਰਿਆ/ 
ਜਰ ਆਈ ਜੋਥਨਿ ਹਰਿਆ / ਪੰਨਾ - 472 
ਸੋ ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ 
ਪਿਆਰਿਆ! ਤੈਨੂੰ ਬਹੁਤ ਮੁਸ਼ਕਲਾਂ ਦੇ ਨਾਲ ਇਹ ਮਾਨਸ 
ਦੇਹੀ ਪਾਪਤ ਹੋਈ ਹੈ। ਇਹ ਕੇਵਲ ਪ੍ਰਭੂ ਨੂੰ ਮਿਲਣ 


ਜੀਵ! ਤੂੰ ਉਨ੍ਹਾਂ ਪੁਰਸ਼ਾਂ ਦੀ ਸੇਗਤ ਵਿਚ ਜਾਹ, ਜਿਨ੍ਹਾਂ 
ਨੇ ਵਾਹਿਗੁਰੂ ਜੀ ਨਾਲ ਮਿਲਾਪ ਕਰ ਲਿਆ ਹੈ ਜਿਨ੍ਹਾਂ 
ਨੂੰ ਇਕ ਸ੍ਰਾਸ ਭੀ ਪ੍ਰਭੂ ਨਹੀਂ ਵਿਸਰਦਾ, ਉਹ ਤੱਤ ਬੇਤੇ 


ਅਵਰਿ ਕਾਜ ਤੌਰੈ ਕਿਤੈ ਨ ਕਾਮ 
ਮਿਲ ਸਾਧਸੰਗਤਿ ਭਜੁ ਕੇਵਲ ਨਾਮ ਪੰਨਾ - 32 
ਸੋ ਗੁਰੂ ਮਹਾਰਾਜ ਜੀ ਮਾਝ ਰਾਗ ਦੇ ਬਾਰਾਮਾਹ ਵਿਚ 
ਹੋਰ ਸਪਸ਼ਟ ਕਰਦਿਆਂ ਹੋਇਆਂ ਫੁਰਮਾਨ ਕਰਦੇ ਹਨ- 
ਕਿਗਤਿ ਕਰਮ ਕੇ ਵੀਛੜੇ` ਕਰਿ /ਕੈਰਪਾ ਮੋਲਹ ਰਾਮ 
ਚਾ/ਰ ਕੰਟ ਦਹ /ਦਿਸ਼ ਭ੍ਮੇ ਥੰਕਿ ਆਏ ਪ੍ਰਭ ਕੀ ਸਾਮ॥ 
ਪੰਨਾ - 333 
ਸੰਤਾਂ ਨੂੰ ਮਿਲ ਕੇ ਨਾਮ ਦੀ ਸੋਝੀ ਆਉਂਦੀ ਹੈ - 
ਸੰਤ ਜਨਾ ਮੱਲ ਪਾਈਐ ਰਸਨਾ ਨ ਭਣਾ॥ 
ਪੰਨਾ - 733 
ਉਹ ਫੁਰਮਾਊਂਦੇ ਹਨ ਕਿ ਇਕ ਖਿਨ ਮਾਤਰ ਵੀ ਵਾਹਿਗੁਰੂ 


ਨਹੀਂ ਲਗਦਾ ਕਿਉਂਕਿ ਸਾਰੇ ਕਲੇਸ਼, ਸਾਰੇ ਵਿਘਨ ਇਸ 
ਜੀਵ ਦੇ ਗਲ ਪੈ ਜਾਂਦੇ ਹਨ। ਅਵਿਦਿਆ, ਅਸਮਿਤਾ, 


ਅਭਿਨਿਵੇਸ਼, ਰਾਗ, ਦ੍ਰੇਸ਼ ਵਰਗੇ ਕਲੇਸ਼ਾਂ ਵਿਚ ਪਿਆ ਜੀਵ 
ਆਪਣਾ ਜਨਮ ਬਿਰਥਾ ਗਵਾ ਲੈਦਾ ਹੈ। ਸੋ ਗੁਰੂ 


ਮਹਾਰਾਜ ਜੀ ਹਨ - 
ਸ਼ੋ ਪ੍ਰਭੂ ਚਿਤਿ ਨ ਆਵਈ ਕਿਤੜਾ ਦੁਖੁ ਗਣਾ/ 
ਪੰਨਾ - 733 
ਕੋਟਿ ਝਿਘਨ ਤਿਸ ਲਾਗਤੇ` ਜਿਸ ਨ ਵਿਸਰੈ ਨਾਉ ॥ 
ਪੰਨਾਂ - 522 


ਬਾਰਾਮਾਹ ਇਸ ਜੀਵ ਨੂੰ ਪ੍ਰਭੂ ਮਿਲਾਪ ਦੀ ਲਗਨ 
ਲਾਉਂਦਾ ਹੈ ਅਤੇ ਸੈਗਤ ਵਿਚ ਮਿਲ ਕੇ ਵਿਚਾਰ ਕਰਦਾ 
ਹੈ ਕਿ ਅੱਜ ਸਾਲ ਦਾ ਇਕ ਚੱਕਰ ਪੂਰਾ ਕਰਕੇ ਆਖਰੀ 
ਪੜਾਅ ਤੇ ਪਹੁੰਚ ਚੁਕਿਆ ਹੈ। ਮਾਘ ਦੇ ਮਹੀਨੇ ਵਿਚ 
ਸੰਤਾਂ ਦੀ ਸੈਗਤ ਅਤੇ ਉਨ੍ਹਾਂ ਦੀ ਧੂੜੀ ਦਾ ਮਹਾਤਮ 
ਦਸਿਆ ਗਿਆ ਸੀ ਜਿਸ ਦੇ ਫਲਸਰੁਪ ਇਸ ਜੀਵ 
ਜੀਵਨ ਢਾਲਿਆ ਤੇ ਹੁਣ ਫਲਗੁਣ ਦੇ ਮਹੀਨੇ ਇਸ ਦੀ 
ਕੁੌੜਾਂ ਅਰਬਾਂ ਸਾਲਾਂ ਦੀ ਲੱਗੀ ਹੋਈ ਲੋਚਾ ਪੂਰੀ ਕਰ 
ਦਿਤੀ। ਵਾਹਿਗੁਰੂ ਜੀ ਪ੍ਰਗਟ ਹੋ ਗਏ, ਸੈਤਾਂ ਨੇ ਪੂ 
ਨਹਾਏਤ` ਜਤੀ 'ਏਗ ਤੁ ੧"ਹਲਾਂ ਵਹਿਹਹ ਜੀ ਹਟਿੰਦ” 
ਕਿਥੇ ਸਨ? ਗੁਰਬਾਣੀ ਦੇ ਅੰਦਰ ਬਹੁਤ ਹੀ ਵਿਸਥਾਰ 
ਨਾਲ ਖੋਲ੍ਹ ਕੇ ਦੱਸਿਆ ਗਿਆ ਹੈ ਕਿ ਇਸ ਸਰੀਰ ਦੀ 
ਮਹੱਤਤਾ ਇਸੇ ਕਰਕੇ ਹੈ ਕਿ ਵਾਹਿਗੁਰੁ ਜੀ ਨੇ ਆਪਣਾ 
ਆਸਣ ਇਸ ਸਰੀਰ ਵਿਚ ਸਥਾਪਿਤ ਕੀਤਾ ਹੋਇਆ ਹੈ 


੦੧੭ 


ਤੇ 


ਸਵਾਦਾਂ ਵਿਚ ਪਰਚੀ ਰਹਿੰਦੀ ਹੈ। ਬਹੁਤ ਕਿਸਮ ਦੇ ਦੇਕ- 
ਰਸ ਮਾਣ ਕੇ ਨਿਤਾਣੀ ਬਣਦੀ ਜਾਂਦੀ ਹੈ, ਨੱਕ ਅਨੇ 
ਕਿਸਮ ਦੀਆਂ ਸੁਗੈਧੀਆਂ ਵਿਚ ਪਰਚਦਾ ਹੋ' ਤੇ ਹੋਰ ਇਦੇ 
ਵਿਸ਼ੇ ਭੋਗਾਂ ਵਿਚ ਪਰਚੇ ਰਹਿੰਦੇ ਹਨ। ਇਹ ਸਾਰੇ 
ਵਾਹਿਗੁਰ ਜੀ ਨੂੰ ਮਿਲਾਉਣ ਵਾਸਤੇ ਜਦੋਂ ਤੱਕ ਸੋਧੇ ਨਾ 
ਜਾਣ, ਸਹਾਇਤਾ ਕਰਨ ਦੀ ਥਾਂ ਇਸ ਜੀਵ ਨੂੰ ਬੁਰੀ ਤਰ੍ਹਾਂ 


ਫਸਾ ਦਿੰਦੇ ਹਨ ਪਰ ਜਦੋਂ ਮਹਾਂਪੁਰਸ਼ਾਂ ਦੀ ਕ੍ਰਿਪਾ ਹੋ ਜਾਵੇ 
€9 $ &- । 


ਤਾਂ ਇਹੀ ਇੰਦ ਸਹਾਇਤਾ ਕਰਦੇ ਹਨ। ਰਸਨਾ ਨਾਮ 


ਜਪਦੀ ਹੈ, ਸਰਵਣ ਹਰੀ ਦਾ ਜਸ ਸੁਣਦੇ ਹਨ ਜਿਸ ਦਾ 


੮ ੯੯ ੪ ੮ ੯ 


ਕਈਂ ਕੋਟਕ ਜਗ ਫਲਾ ਸੁਣਿ ਗਾਵਨਹਾਰੇ ਰਾਮ 
ਪੰਨਾਂ - 546 


“ਆਤਮ ਮਾਰਗ, ਫਰਵਰੀ, 2003 2 


5।। 58000 9800 500। 4। €03) 


੧3101੫1500)60131.60।। 


ਨੇਤਰ ਪ੍ਰਭੂ ਪਿਆਰਿਆਂ ਦੇ ਦਰਸ਼ਨ ਕਰਕੇ, ਚਰਨ 
ਸਤਿਸੈਗ ਤੇ ਜਾਣ ਕਰਕੇ, ਹੱਥ ਸੇਵਾ ਕਰਕੇ, ਹਿਰਦਾ 
ਵਾਹਿਗੁਰੂ ਦਾ ਪਿਆਰ ਹਿਰਦੇ ਵਿਚ ਵਸਣ ਕਰਕੇ , ਮੱਥਾ 
ਸੰਤਾਂ ਦੀ ਧੂੜੀ ਨਾਲ ਛੁਹਾ ਕੇ ਪਵਿੱਤਰ ਹੋ ਜਾਂਦਾ ਹੈ - 

ਚਰਨਹ ਗੋਬਿੰਦ ਮਾਰਗ ਸ਼ਹਾਵਾ / 

ਆਨ ਮਾਰਗ ਜੇਤਾ ਕਿਛੁ ਧਾਈਐ ਤੋਤੋ ਗੰ ਦੁਖ ਹਾਵਾ/ 

ਨੌੜ੍ ਨੀਤ ਭਏ ਦਗ੍ਸ਼ ਪੇਥੇਂ ਹਸਤ ਪੁਨੀਤ ਟਹਲਾਵਾ/ 

ਰਿਦਾ ਪੁਨੀਤ ਰਿਦੈ ਹਰਿ ਬਸ਼ਿਓਂ ਮਸ਼ਤ ਪੁਨੀਤ ਸੰਤਾ ਹੁਰਾਵਾ/ 


ਪੰਨਾਂ - 7232 

ਗੁਰੂ ਮਹਾਰਾਜ ਜੀ ਵਾਹਿਗੁਰੂ ਜੀ ਦੇ ਟਿਕਾਣੇ ਬਾਰੇ 
ਫੁਰਮਾਨ ਕਰਦੇ ਹਨ - 

ਕਾਇਆ ਨਗਰ ਨਗਰ ਗੜ _ਅੰਦਾਰੈ / 

ਸ਼ਾਚਾ ਵਾਸਾ ਪਾਰਿ ਗਗਨੰਦ/ਰਿ॥ 

ਅਸ਼ਕ੍ਰਿ ਥਾਨ ਸ਼ਦਾ ਨਿਰਆਾਇਲ਼ ਆਪੇ ਆਪ ਉਂਪਾਇਦਾ॥ 

ਅੰਦਾਰ ਕਟ ਛਜੇ ਹਟਨਾਲੇ / 

ਆਪੇ ਲੇਵੈ ਵਸਤੁ ਸਮਾਲੇ ॥ 

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸ਼ਬਦੀ ਖੋਲਾਇਦਾ 4 

ਭੀਤਰਿ ਕੇਂਟ ਗੁਫਾ ਘਰ ਜਾਈਂ / 

ਨਉ ਘਰ ਥਾਪੇ ਹੁਕਮ ਰਜਾਈ / 

ਦਸਵੈ` ਪੁਰਖੁ ਅਲਖੁ ਅਪਾਗੀ ਆਪੇ ਅਲਖੁ ਲਖਾਇਦਾ / 

ਪੰਨਾ - 7033 

ਇਕ ਹੋਰ ਥਾਂ ਸਪਸ਼ਟ ਕਰਦੇ ਹੋਏ ਫੁਰਮਾਨ ਕਰਦੇ ਹਨ - 

ਨਉ ਦਰਵਾਜੇ ਕਾਇਆ ਕੋਟ ਹੈ ਦਸਵੈ ਗੁਪਤ ਰਖੀਜੈ / 

ਬਜਰ ਕਪਾਟ ਨ ਖੁਲਨਾੀ ਗੁਰ ਸ਼ਬਦਿ ਖੁਲੀਜੈ / 

ਅਨਹਦ ਵਾਜੇ ਧੁਨਿ ਵਜਦੇ ਗੁਰ ਸ਼ਬਦਿ ਸ਼ੁਣੀਜੈ 

ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ 4 

ਸਭ ਮਹਿ' ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ॥ 

ਪੰਨਾ - 954 

ਸੋ ਇਸ ਸਰੀਰ ਦੇ ਵਿਚ ਉਪਮਾ ਰਹਿਤ ਵਾਹਿਗੁਰੂ 
ਜੀ ਦਾ ਨਿਵਾਸ ਅਸਥਾਨ ਹੈ। ਪਰ ਇਹ ਜੀਵ ਮਾਇਆ 
ਵਿਚ ਖਚਿਤ ਹੋਇਆ ਹੋਇਆ ਅੰਦਰਲੇ ਰਾਹ ਦੀ ਪਛਾਣ 
ਨਹੀਂ ਕਰਦਾ ਅਤੇ ਨਾ ਹੀ ਇਹਦੇ ਅੰਦਰ ਰਚੀ ਪੈਦਾ ਹੁੰਦੀ 
ਹੈ ਕਿ ਮੈਂ ਵਾਹਿਗੁਰੂ ਜੀ ਦੇ ਦਰਸ਼ਨ ਪਾਵਾਂ। ਇਹ ਜੀਵ 
ਨਾਮ ਰੂਪੀ ਮੋਤੀ ਚੁਗਣ ਦੀ ਥਾਂ ਮਰੇ ਹੋਏ ਵਿਸ਼ਿਆਂ ਰੂਪੀ 
ਡੰਗਰਾਂ ਦਾ ਮਾਸ ਚੂੰਡ-ਚੂੰਡ ਖਾਂਦਾ ਹੈ ਅਤੇ ਆਪਣਾ ਜਨਮ 
ਬਿਰਥਾ ਗੁਆਉਂਦਾ ਹੈ। ਜਦੋਂ ਬਾਰਾਮਾਹ ਵਿਚ ਦੱਸੇ ਹੋਏ 
ਉਪਦੇਸ਼ ਇਸ ਜੀਵ ਨੇ ਕਮਾ ਲਏ ਤਾਂ ਉਸਨੂੰ ਪ੍ਰਭੂ ਦੇ 
ਦਰਸ਼ਨ ਹੋ ਜਾਂਦੇ ਹਨ। ਉਸਨੂੰ ਉਹ ਗੁਪਤ ਰਸਤਾ ਮਿਲ 
ਜਾਂਦਾ ਹੈ ਜੋ ਦਸਵੇਂ ਦੁਆਰ ਵਲ ਨੂੰ ਜਾਂਦਾ ਹੈ। ਇਸ 
ਮਹੀਨੇ ਦੇ ਵਿਚ ਪ੍ਰਗਟ ਕਰਦਿਆਂ ਗੁਰੂ ਮਹਾਰਾਜ ਜੀ 
ਫੁਰਮਾਨ ਕਰਦੇ ਹਨ - 


5।। 58000 9800 500। 4। ੬03) 


3 


ਫਲਗਾਣਿ ਅਨੰਦ ਓਉਪਾਰਜਨਾ ਗਰ ਸਜਣ ਪ੍ਗਟੇ ਆਇ॥ 
ਪੰਨਾਂ - 336 

ਵਾਹਿਗੁਰ ਜੀ ਦੇ ਮਿਲਾਪ ਦਾ ਕਿੰਨਾ ਅਨੰਦ 
ਆਇਆ, ਇਹ ਕਹਿਣ ਸੁਣਨ ਤੋਂ ਬਾਹਰ ਹੈ। ਜਿਸ ਥਾਂ 
ਵਾਹਿਗੁਰੂ ਜੀ ਇਸ ਸਰੀਰ ਵਿਚ ਰਹਿੰਦੇ ਹਨ ਉਸੇ ਬਾਰੇ 


ਮਿਲਦੀ ਹੈ ਅਤੇ ਇਹ ਜੀਵ ਉਹ ਸਤ੍ਰਾ ਪਾ ਕੇ ਆਪਣੇ 
ਸੁਭਾਅ ਮੁਤਾਬਿਕ ਕਰਮ ਕਰਦਾ ਹੈ - 


ਇਸ ਕਾ ਬਲੂ ਨਾਹੀ ਇਸ ਹਾਥ ॥ 

ਕਰਨ ਕਰਾਵਨ ਸਰਬ ਕੇ ਨਾਥ / ਪੰਨਾ - 277 

ਸੋ ਸਾਰੀਆਂ ਬਿਰਤੀਆਂ ਬਾਹਰਲੀ ਖਬਰ ਅੰਦਰ 
ਭੇਜਦੀਆਂ ਰਹਿੰਦੀਆਂ ਹਨ। ਜਦੋਂ ਜੀਵ ਘਾਲ ਕਮਾਈ 
ਕਰਕੇ ਦਸਮ ਦੁਆਰ ਵਿਚ ਸੁਰਤ ਨਾਲ ਪਹੁੰਚਦਾ ਹੈ ਤਾਂ 
ਇਸ ਅਸਥਾਨ ਤੇ ਜੋਤੀ ਦੇ ਦਰਸ਼ਨ ਹੁੰਦੇ ਹਨ ਜਿਸ ਨੂੰ 
ਉਨਮਨੀ ਜੋਤ ਕਿਹਾ ਗਿਆ ਹੈ। ਪਰਪੱਕ ਅਭਿਆਸ ਕਾਰਨ 
ਇਹ ਜੋਤੀ ਸਾਖਸ਼ਾਤਕਾਰ ਹੋ ਜਾਇਆ ਕਰਦੀ ਹੈ ਅਤੇ 
ਅੰਦਰ ਅਨਹਤ ਨਾਦ ਦੀ ਸਹਿਜ ਧੁਨ ਦੇ ਰੁਪ ਵਿਚ ਨਾਮ 
ਦੀ ਤਾਰ ਬੱਝ ਜਾਇਆ ਕਰਦੀ ਹੈ ਜਿਸਨੂੰ ਅਨਹਦ ਧੁਨੀ 
ਕਿਹਾ ਜਾਂਦਾ ਹੈ। ਇਸ ਧੁਨ ਵਿਚ ਸੁਰਤ ਇਕ ਸਾਰ 
ਜੁਟਦੀ ਹੈ ਅਤੇ ਇਸ ਜੀਵ ਦੀ ਸੁਰਤ ਅਦਭੁੱਤ ਰਸ ਨੂੰ 
ਅਨੁਭਵ ਕਰਿਆ ਕਰਦੀ ਹੈ। ਜਿਸ ਦੀ ਤੇਲ ਧਾਰਾ ਵਤ 
ਪ੍ਵਾਹਿਤ ਅਵਸਥਾ ਨੂੰ, ਅਪਾਰ ਨਿਝਰ ਧਾਰ, ਕਹਿ ਕੇ 
ਕਥਨ ਕੀਤਾ ਗਿਆ ਹੈ। ਇਹ ਜੀਵ ਇਸ ਅੰਮਿ੍‌ਤ ਵਾਲੇ 
ਜੋਤੀ ਸਰੂਪ ਅਕਾਲ ਪੁਰਖ ਵਿਚ ਸਮਾਅ ਜਾਇਆ ਕਰਦਾ 
ਹੈ। ਆਪੈ ਤੋਂ ਪਾਰ ਹੋ ਕੇ ਇਹ ਛੋਟਾ ਆਪਾ ਵੱਡੇ ਆਪੇ 
ਵਿਚ ਲੀਨ ਹੋ ਜਾਇਆ ਕਰਦਾ ਹੈ। ਆਪ ਜੀ ਨੇ ਸਪਸ਼ਟ 
ਕਰਦਿਆਂ ਫੁਰਮਾਨ ਕੀਤਾ ਹੈ - 

ਦਸਮ ਸ਼ਥਾਨ ਕੇ ਸਮਾਨ ਕੰਨ ਭੰਨ ਕਹੋੱ 

ਗੁਰ ਮੁਖਿ ਪਾਵੈ ਸੁ ਤਉ ਅਨਤ ਨ ਪਾਵਈ/ 

ਉਨਮਨਾੀ ਜੋਤਿ ਪਟੰਤਰ ਦੀਜੰ` ਕਉਨ ਜੋਤਿ 

ਦਯਾ ਕੈ ਦਿਖਾਵੈ ਜਾਗੀ ਤਾਗੀ ਬਨ ਆਵਈ 

ਅਨਹਦ ਨਾਦ ਸਮਸਰ ਨਾਦ ਬਾਦ ਕਉਨ 

ਸੀ ਗੁਰ ਸ਼ਨਾਵੈ ਜਾਂਹਿ ਸੋਈ ਲਿਵ ਲਾਵਈਂ / 

ਨਿਡਰ ਅਪਾਰ ਧਾਰ ਤੁੱਲ ਨ ਅੰਮ੍ਰਿਤਰਸ਼ 

ਅਪਿਊ ਪੀਆਵੈ' ਜਾਂਹਿ ਤਾਗੀ` ਮੈ ਸ਼ਮਾਵਈ / 

ਪੰਨਾ - ੭6 (ਕਾਬੈੱਤ ਸੂਯੇ ਭਾਈ ਗੁਰਦਾਸ ਜੀ) 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਸੈਸਕਾਰ ਸੁਰਤ ਵਿਚ ਨਹੀਂ ਆਉਂਦਾ, ਬੁੱਧ ਬੁੱਝਣ ਵਾਲੀ 
ਸ਼ਕਤੀ ਐਥੇ ਗੁੰਮ ਹੋ ਜਾਇਆ ਕਰਦੀ ਹੈ। ਬੁਧੀ ਦੇ ਵਿਚੋਂ, 
ਥਹੁ ਲਾ ਲੈਣ ਦਾ ਬਲ ਅਲੋਪ ਹੋ ਜਾਇਆ ਕਰਦਾ ਹੈ। 
ਸੁਰਤ ਨੂੰ ਸੋਝੀ ਨਾ ਰਹੀ ਅਤੇ ਸੋਚ ਵਿਚਾਰ ਵਿਚ ਧਿਆਨ 
ਕਰਨ ਦੀ ਹਿੰਮਤ ਨਾ ਰਹੀ, ਗਿਆਨ ਵਿਚ ਗਿਆਨ ਨਾ 
ਰਿਹਾ, ਜੋ ਕੁਝ ਹੁਣ ਤਾਈਂ ਜਾਣਿਆ ਸੀ ਉਹ ਸਾਰੇ ਦਾ 
ਸਾਰਾ ਗਿਆਨ ਉਠ ਗਿਆ ਅਤੇ ਗੱਲ ਦੀ ਤਹਿ ਵਿਚ 
ਪਹੁੰਚਣ ਅਥਵਾ ਪ੍ਰਵਿਰਤ ਹੋਣ ਵਾਲੀ ਜੋ ਸ਼ਕਤੀ ਸੀ 
ਉਸਦੀ ਗਤਿ ਨਾ ਰਹੀ। ਧੀਰਜ ਦਾ ਧੀਰਜ, ਹੈਗਤਾ ਦਾ 
ਹੈਗਤਾਪੁਣ (ਅਹੈਭਾਵ) ਚਲਾ ਗਿਆ, ਕੇਵਲ ਪਿਆਰ 
ਰਹਿ ਗਿਆ ਅਤੇ ਪ੍ਰਤਿਸ਼ਠਾ (ਮਨੁੱਖੀ ਗੌਰਵਤਾ ਦੀ ਮਨੌਤ) 
ਲਤ ਪਤ, ਲੜਖੜਾ, ਖੁਆਰ ਹੋ ਗਈ। ਇਕ ਅਦਭੁੱਤ ਰਸ 
ਵਿਚ ਲੀਨ ਹੋ ਗਿਆ। ਅਚੌਭੇ ਤੋਂ ਵੀ ਅਚੰਭਾ ਸਰੂਪ, 
ਅਸਚਰਜ ਹੈਰਾਨੀ ਵਿਚ ਪਾਉਣ ਵਾਲੀ ਦਸ਼ਾ ਤੋਂ ਵੀ 
ਅਤਿਅੰਤ ਕਰਕੇ ਚਮਤਕਾਰ ਵਾਲੀ ਦਸ਼ਾ ਵਿਚ ਲੀਨ 
ਹੋ ਗਈ। ਇਹ ਅਭੇਦ ਅਵਸਥਾ ਦਾ ਜੋ ਅਨੰਦ ਹੈ 
ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਜਦੋਂ ਵਾਹਿਗੁਰੂ ਜੀ 
ਦਾ ਮਿਲਾਪ ਹੋਇਆ ਉਹ ਦਸਮ ਦੁਆਰ ਵਿਚ ਹੀ ਪ੍ਰਗਟ 
ਹੋ ਗਏ, ਤਾਂ ਮਹਾਨ ਅਨੰਦ ਦੀ ਪ੍ਰਾਪਤੀ ਹੋਈ। ਇਹ 
ਮਹਾਨ ਕ੍ਰਿਪਾ ਗੁਰੁ ਰੁਪ ਸੈਤਾਂ ਨੇ ਕੀਤੀ। ਹੁਣ ਅਨੁਭਵ 
ਦੀ ਸੇਜ ਉਤੇ ਰੌਣਕਾਂ ਲਗ ਗਈਆਂ। ਅਨੇਕ ਕਿਸਮ ਦੇ 
ਪ੍ਰਕਾਸ਼, ਅਨੇਕ ਕਿਸਮ ਦੀਆਂ ਸੈਗੀਤਕ ਲਹਿਰਾਂ ਦੇ ਵਾਜੇ 
ਵਜ ਰਹੇ ਹਨ ਅਤੇ ਸਾਰੇ ਦੁਖਾਂ ਦਾ ਖਾਤਮਾ ਹੋ ਗਿਆ 
ਹੈ। ਭਾਈ ਗੁਰਦਾਸ ਜੀ ਇਸ ਅਵਸਥਾ ਦਾ ਵਰਨਣ ਕਰਦੇ 
ਹੋਏ ਫੁਰਮਾਨ ਕਰਦੇ ਹਨ - 

ਦਰਸ਼ਨ ਦੇਖਤ ਹੀ ਸ਼ਧ ਕੀ ਨ ਸ਼ਧ ਰਹੀ 

ਬੁਧਿ ਕੀ ਨ ਝਧਿ ਰਹੀ ਅਤਿ ਸੈੱ' ਨ ਅੰਤਿ ਹੈ 

ਸ਼ਗਤਿ ਸੈ ਨ ਸ਼ੁਗਤਿ ਅਉ ਧ੍ਯਾਨ ਮੈ ਨ ਧ੍ਯਾਨ ਰਹਹੋਂ 

ਗ੍ਯਾਨ ਮੈ ਨ ਗਯਾਨ ਰਹਯੋ ਗਤਿ ਮੈੱ' ਨ ਗਤਿ ਹੈ/ 

ਧੀਰਜ ਕੇ ਯੰਰਜ ਗਰਥ ਕੇ ਗਰਬ ਗ੍ਯੋ 

ਗਤਿ ਮੈ ਨ ਗਤਿ ਰਗੰ` ਪਤਿ ਗਤਿ ਪਤਿ`ਹੈ ॥ 


ਪੰਨਾ - 34 (ਕਬਿੱਤ ਸ਼ੂਯੋ ਭਾਈ ਗੁਰਦਾਸ਼ ਜੀ? 

ਹੁਣ ਹਿਰਦੇ ਰੂਪ ਸੇਜ ਸੁਹਾਵੀ ਹੋ ਗਈ, ਦੁਖਾਂ ਦਾ 
ਖਾਤਮਾ ਹੋ ਗਿਆ। ਜਨਮਾਂ-ਜਨਮਾਂਤਰਾਂ ਦੀ ਲੱਗੀ ਹੋਈ 
ਪ੍ਰਭੂ ਦੇ ਮਿਲਾਪ ਦੀ ਇਛਿਆ ਗੁਰੂ ਦੀ ਕ੍ਰਿਪਾ ਨਾਲ 
ਪ੍ਰਾਪਤ ਹੋ ਗਈ ਕਿਉਂਕਿ ਸਮਰੱਥ ਗੁਰੂ ਨੇ ਉਹ ਘਰ ਦਿਖਾ 


ਦਿਤਾ, ਜਿਥੇ ਮੇਰੇ ਪ੍ਰਭੂ ਦਾ ਸਦੀਵ ਹੀ ਵਾਸਾ ਹੈ। ਸਮਰੱਥ 
ਗੁਰੂ ਦੀ ਇਹੀ ਨਿਸ਼ਾਨੀ ਹੋਇਆ ਕਰਦੀ ਹੈ - 
ਘਰ ਮਹਿ ਘਰ ਦੇਖਾਇ ਦੇਇ ਸੋ ਸ਼ਤਿਗੁਰ ਪਰਖ ਸ਼ਜਾਣ / 
ਪੰਚ ਸ਼ਬਦ ਧੁਨਿਕਾਰ ਧੁਨਿ ਤਹ  ਬਾਜੈ ਸ਼ਬਦੁ` ਨੀਸਾਣੁ ॥ 
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨ / 
ਤਾਰ ਘੋਰ ਬਾਜਿੰਤ੍ ਤਹ ਸ਼ਚਿ ਤਖਤਿ ਸ਼ਲਤਾਨੁ / 
ਸ਼ਖਮਨ ਕੈ ਘਰਿ ਰਾਗੁ ਸ਼ਨਿ ਸ਼ੰਨਿ ਮੰਡਲਿ ਲਿਵ ਲਇ/ 
ਅਕਥ ਕਥਾ ਘੰਚਾਗੰਐ' ਮਨਸਾ ਮਨਹਿ ਸਮਾਇ।/ 
ਉਲਟ ਕਮਲ ਅੰਮਿਤਿ ਭਰਿਆ ਇਹ ਮਨ ਕਤ੍ਹ ਨ ਜਾਇ॥ 
ਅਜਪਾ ਜਾਪ ਨ ਵੀਸਰੈ ਆਦਿ ਜੁਗਹੰਦਿ ਸਮਾਇ / 
ਸਭਿ ਸ਼ਖੀਆ ਪੰਚੇ` ਮਿਲੇ ਗੁਰਮਖਿ ਨਿਜ ਘਰ ਵਾਲ਼ / 
ਸ਼ਬਦੁ` ਖੋਜਿ ਇਹੁ ਘਰ ਲਹੈ ਨਾਨਕੁ ਤਾ ਕਾ ਦਾਲ 4 
ਪੰਨਾ - 3297 
ਹੁਣ ਸਾਰੀਆਂ ਸੈਗਣਾਂ-ਸਾਥਣਾਂ ਜੀਵ ਰੂਪ ਇਸਤੜ੍ਹੀ 
ਨਾਲ ਮਿਲ ਕੇ ਵਾਦੀ-ਏ-ਨੁਰ ਵਿਚ ਮੰਗਲ ਗਾ ਰਹੀਆਂ 
ਹਨ । ਸਾਰੀਆਂ ਸੁਰਤੀਆਂ-ਬਿਰਤੀਆਂ, ਕਰਮ ਇੰਦੀਆਂ 
ਮਿਲ ਕੇ ਇਸ ਨਿਜ ਘਰ ਦੇ ਗੁਣ ਗਾ ਰਹੀਆਂ ਹਨ - 
ਸਭਿ ਸ਼ਖੀਆ ਪੰਚੇ ਮਿਲੇ ਗੁਗਖਿ ਨਿਜ ਘਰ ਵਾਲ਼ / 
ਸ਼ਬਦ ਖੋਜਿ ਇਹ ਘਰ ਲਹੈ ਨਾਨਕੁ ਤਾ ਕਾ ਦਾਸ ॥ 
ਪੰਨਾ - 3297 
ਇਹ ਜੀਵ ਆਤਮਾ ਹੈਰਾਨ ਹੋ ਗਈ ਕਿ ਵਾਹਿਗੁਰੂ 
ਜੀ ਵਰਗਾ ਤਾਂ ਹੋਰ ਕੋਈ ਹੈ ਹੀ ਨਹੀਂ ਜਿਨ੍ਹਾਂ ਨੇ ਮੇਰਾ 
ਹਲਤ ਵੀ ਸਵਾਰ ਦਿਤਾ ਅਤੇ ਦਰਗਾਹ ਵਿਚ ਨਿਹਚਲ 
ਥਾਂ ਬਖਸ਼ ਦਿਤੀ। ਹੁਣ ਸੈਸਾਰ ਦੇ ਭਿਆਨਕ ਸਾਗਰ ਵਿਚ 
ਗੋਤੇ ਖਾਣ ਲਈ ਜੈਮਣ ਮਰਨ ਦਾ ਚੱਕਰ ਹੀ ਬਦ ਕਰ 
ਦਿਤਾ। ਜਿਹਬਾ ਮੇਰੀ ਇਕ ਹੈ, ਤੇਰੇ ਗੁਣਾਂ ਦਾ ਸ਼ੁਮਾਰ 
ਨਹੀਂ, ਮੈਂ ਕਿਵੇਂ ਤੇਰੇ ਗੁਣ ਗਾਵਾਂ। ਵਾਹਿਗੁਰੁ ਜੀ ਨੂੰ ਨਿਤ 
ਗੀ ਦਟਜ਼ਟ- ਦੈਟ= ਹੋ ਹਾਣ ਦੇਤ 'ਦਣ ਤਿ “ਜੇ 
ਵੀ ਤਮ੍ਹਾ ਨਹੀਂ ਹੈ, ਉਸਦੇ ਗੁਣ ਗਾਉਣ ਨਾਲ ਜੀਵ ਦਾ 
ਹੀ ਭਲਾ ਹੈ - 
ਮਿਲਿ ਸ਼ਹੀਆ ਮੰਗਲ ਗਾਵਗੀ ਗੀਤ ਗੋਵਿੰਦ ਅਲਇ/ 
ਹਰਿ ਜੇਹਾ ਅਵਰ ਨ ਦਿਸ਼ਈ ਕੋਈ ਦਜਾ ਲਵੈ ਨ ਲਾਇ 
ਹਲਤ ਪਲਤ ਨਿਹਚਲ ਦਿਤੀਅਨੁ ਜਾਇ ॥1 
ਸੰਸਾਰ ਸ਼ਾਗਰ ਤੇ ਗਖਿਅਨੁ ਬਹੁੜਿ ਨ ਜਨਮੈ ਧਹਇ/ 
ਜਿਹਵਾ ਏਕਾ ਅਨਕ ਗੁਣ ਤਰੇ ਨਾਨਕ ਚਰਣੀ ਪਇ॥ 
ਫਲਗੁਣਿ ਨਿਤ ਸਲਾਹੀਐ ਜਿਸ ਨੌ ਤਿਲ ਨ ਤਮਾਇ॥ 
ਪੰਨਾ - 336 
ਨਾਮ ਦੀ ਮਹਿਮਾ ਦਸਦੇ ਹੋਏ ਆਪ ਫੁਰਮਾਨ ਕਰਦੇ 
ਹਨ ਕਿ ਜਿਸ-ਜਿਸ ਨੇ ਵੀ ਨਾਮ ਆਪਣੇ ਧਿਆਨ ਵਿਚ 
ਵਸਾ ਲਿਆ ਹੈ ਉਸ ਦੇ ਦੋਹਾਂ ਜਹਾਨਾਂ ਦੇ ਕਾਰਜ 
ਵਾਹਿਗੁਰੂ ਜੀ ਆਪ ਪੂਰਾ ਕਰਦੇ ਹਨ । ਪੂਰਾ ਗੁਰੂ ਅਰਾਧਣ 
ਨਾਲ ਦਰਗਾਹ ਵਿਚ ਖਰੇ ਸਮਝ ਕੇ ਆਦਰ ਮਿਲਦਾ ਹੈ, 
ਸਾਰੇ ਸੁਖਾਂ ਦਾ ਖਜ਼ਾਨਾ ਵਾਹਿਗੁਰੂ ਜੀ ਦੀ ਯਾਦ ਵਿਚ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


4 


੧3101੧੫1500)60131.60।। 


ਸੰਮਿਲਤ ਹੈ ਅਤੇ ਉਨ੍ਹਾਂ ਦੀ ਯਾਦ ਹਿਰਦੇ ਵਿਚ ਵਸਾਉਣ 
ਨਾਲ ਮਹਾਂਭਿਆਨਕ ਭਵਜਲ ਤਰ ਜਾਈਦਾ ਹੈ। ਭਗਤੀ 
ਕਰਕੇ, ਹਰੀ ਦੇ ਗੁਣ ਗਾ ਕੇ, ਸਰਵਣ, ਸਿਮਰਨ, 
ਅਰਦਾਸ ਕਰਕੇ ਸਾਨੂੰ ਪ੍ਰੇਮ ਭਗਤੀ ਪ੍ਰਾਪਤ ਹੋ ਜਾਂਦੀ ਹੈ 
ਤਾਂ ਮਾਇਆ ਮੁੜ ਕੇ ਆਪਣੀ ਅੱਗ ਵਿਚ ਜਾਲ ਨਹੀਂ 
ਸਕਦੀ। ਇਹ ਜੋ ਮਾਇਆ ਜਾਲ ਹੈ ਇਸ ਦਾ 
ਮਿਥਿਆਪਣ ਪ੍ਰਗਟ ਹੋਕੇ ਸਦੀਵੀ ਇਕੋ ਵਾਹਿਗੁਰੂ ਜੀ 
ਹੀ ਹਰ ਥਾਂ ਦੇ ਉਤੇ ਦ੍ਰਿਸ਼ਟੀਗੋਚਰੇ ਹੁੰਦਾ ਹੈ। ਸੋ ਜਿਨ੍ਹਾਂ 
ਨੇ ਇਸ ਪ੍ਰਮੇਸ਼ਰ ਨੂੰ ਹਿਰਦੇ ਵਿਚ ਵਸਾ ਲਿਆ ਹੈ ਅਤੇ 


ਤਿਨਾ 


ਜ਼ਿੰਦਗੀ ਦੇ ਅੰਧਕਾਰ ਵਿਚ ਧੱਕਾ ਖਾਧਾ ਹੈ। ਅਖੀਰ ਵਿਚ 
ਗੁਰ ਮਹਾਰਾਜ ਜੀ ਸਾਨ ਅਰਦਾਸ ਕਰਨ ਦੀ ਜਾਚ ਦਸਦੇ 
ਹੋਏ ਫੁਰਮਾਨ ਕਰਦੇ ਹਨ ਕਿ ਹੇ ਵਾਹਿਗੁਰ ਜੀ! ਅਸੀਂ ਭੁਲੇ 
ਹੋਏ ਜੀਵ ਹਾਂ, ਤੁਸੀਂ ਸਾਡੇ ਉਤੇ ਕ੍ਰਿਪਾ ਕਰਕੇ ਸਾਨੂੰ ਪੂਰਨ 
ਤੱਤ ਬੇਤੇ ਸਮਰੱਥ ਗੁਰੂ ਦਾ ਮਿਲਾਪ ਬਖਸ਼ੋ, ਆਪਣੇ 
ਪਿਆਰਿਆਂ ਦੇ ਦਰਸ਼ਨ ਬਖਸ਼ੋ, ਅਸੀਂ ਮਾਇਕ ਸੋਝੀ ਦੀ 
ਥਾਂ ਆਪ ਦੇ ਨਾਮ ਵਿਚ ਲੀਨ ਹੋ ਜਾਈਏ ਅਤੇ ਅਸਾਡਾ 
ਜੋ ਮੁਖ ਮੰਤਵ ਪ੍ਰਭੂ ਪ੍ਰਾਪਤੀ ਦਾ ਹੈ ਉਹ ਪੂਰਾ ਹੋ ਜਾਵੇ- 
ਜਿਨਿ ਜਿਨਿ ਨਾਮ ਧਿਆਇਆ ਤਿਨ ਕੇ ਕਾਜ ਸਰੇ / 
ਹਰਿ ਗੁਰ ਪੂਰਾ ਆਰਾਹਿਆ ਦਰਗਹ ਸ਼ਚਿ ਖਰੇ 4 
ਸ਼ਰਬ ਸ਼ਖਾ ਨਿਹਿ ਚਰਣ ਗਰ ਭਓਜਲ਼ ।ਬਿਖਮ ਤਰੇ ॥ 
ਪ੍ਰੰਮ ਭਗਤਿ ਤਿਨ ਪਾਈਆ /ਬਿਖਿਆ ਨਗੰਹ ਜਰੇ 4 
ਕੱੜ ਗਏ ਦੁਝਿਧਾ ਨਸੀਂ ਪੁਰਨ ਸ਼ਚਿ ਭਰੇ / 
ਪਾਰਥ੍ਹਹਮ' ਪ੍ਰਭ ਸ਼ੇਵਦੇ ਮਨ ਅੰਦਰਿ ਏਕੁ` ਧਰੇ / 
ਮਾਹ ਦਿਵਸ ਮਰਤਾ ਭਲੇ ਜਿਸ਼ ਕਉਂ ਨਦਰਿ ਕਰੋਂ / 
ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰਹੁ ਹਰੇ 
ਪੰਨਾ - 736 
ਸਮੁੱਚੇ ਬਾਰਾਂਮਾਹ ਵਿਚ ਆਈ ਗੁਰਬਾਣੀ ਇਸ ਕਿਰਤ 
ਕਰਮ ਕਰਕੇ ਵਿਛੜੇ ਜੀਵ ਨੂੰ ਜੋ ਕੌਂੜ੍ਹਾਂ ਸਾਲਾਂ ਤੋਂ ਚਉਰਾਸੀ 
ਦੇ ਚੱਕਰ ਖਾਂਦਾ ਅਤਿ ਦੁਖੀ ਹੋ ਰਿਹਾ ਸੀ, ਪ੍ਰਭੂ ਮਿਲਾਪ ਦੀ 
ਲਗਨ ਲਾਉਂਦਾ ਹੈ। ਫ਼ਲਗੁਣ ਦੇ ਮਹੀਨੇ ਰਾਹੀਂ ਪ੍ਰਗਟ ਹੁੰਦਾ 
ਹੈ ਕਿ ਗੋਬਿੰਦ ਦੇ ਅਰਾਧਣ ਨਾਲ ਘਣਾ ਅਨੰਦ ਮਿਲਦਾ ਹੈ। 
ਇਹ ਅਨੰਦ ਸੰਤਾਂ ਨੂੰ ਮਿਲ ਕੇ ਪ੍ਰਾਪਤ ਹੁੰਦਾ ਹੈ। ਸੈਸਾਰ ਵਿਚ 
ਆਏ ਉਹ ਸਫਲ ਹਨ ਜਿਹੜੇ ਪ੍ਰਭੂ ਨੂੰ ਪਾਪਤ ਕਰ ਲੈਂਦੇ ਹਨ 
ਪ੍ਰਭੂ ਮਿਲਾਪ ਤੋਂ ਬਿਨਾਂ ਮਾਨਸ ਜਨਮ ਬਿਰਥਾ ਹੈ। ਉਹ ਪ੍ਰਭੂ 
ਜਲਾਂ-ਥਲਾਂ, ਪਰਬਤਾਂ, ਵਣਾਂ ਵਿਚ ਇਕ ਰਸ ਪ੍ਰੀਪੂਰਨ ਹੈ। 
ਕਿੰਨਾਂ ਦੁਖ ਹੈ ਜੇ ਉਸ ਪ੍ਰਭੂ ਨੂੰ ਨਹੀਂ ਮਿਲਦੇ । ਭਾਗਾਂ ਵਾਲੇ 
ਹਨ ਜਿਨ੍ਹਾਂ ਨੇ ਪ੍ਰਭੂ ਪ੍ਰਾਪਤੀ ਕਰ ਲਈ ਹੈ। ਇਹ ਜਾਣ ਕੇ 


5।। 58000 9800 500। 4। ੬03) 


5 


ਜੀਵ ਅੰਦਰ ਲੋਚਾ ਪੈਦਾ ਹੁੰਦੀ ਹੈ ਕਿ ਮੈਨੂੰ ਭੀ ਦਰਸ਼ਨਾਂ ਦਾ 
ਸੁਭਾਗ ਪ੍ਰਾਪਤ ਹੋ ਜਾਵੇ । ਇਸੇ ਤਰ੍ਹਾਂ ਹਰ ਮਹੀਨੇ ਵਿਚ ਜਾਚ 
ਦਸਦੇ, ਸੈਤ ਮਹਿਮਾਂ, ਨਾਮ ਮਹਿਮਾਂ ਦਸਦੇ ਫਲਗੁਣ ਦੇ 
ਮਹੀਨੇ ਪ੍ਰਭੂ ਨੂੰ ਪਾਪਤ ਕਰਨ ਦੀ ਮਹੱਤਤਾ ਦੱਸੀ ਗਈ ਹੈ। 


ਬਾਰਹਮਾਹਾ (ਫ਼ਲਗੁਨਿ) 
ਡਾ. ਜਗਜੀਤ ਸਿੰਘ 


ਗੁਰੂ ਗੰਥ ਸਾਹਿਬ ਵਿਚ ਦੋ ਬਾਰਹਮਾਹਾ ਪ੍ਰਾਪਤ 
ਹਨ। ਰਾਗੁ ਤੁਖਾਰੀ ਛੰਤ ਮਹਲਾ ੧ ਬਾਰਹਮਾਹਾ” ਗਰ 
ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਦੂਜਾ 
“ਰਾਗ ਮਾਝ ਬਾਰਹਮਾਹਾ ਮਹਲਾ ੫” ਗੁਰੂ ਅਰਜਨ ਦੇਵ 
ਜੀ ਦੀ ਰਚਨਾ ਹੈ। ਦੋਹਾਂ ਬਾਰਹਮਾਹਾ ਵਿਚੋਂ ਲੜੀਵਾਰ 
ਫ਼ਲਗੁਨਿ ਮਹੀਨੇ ਦਾ ਪਾਠ ਤੇ ਉਸ ਦੀ ਸਰਲ 
ਵਿਆਖਿਆ ਪਾਠਕਾਂ ਦੀ ਸੁਵਿਧਾ ਹਿਤ ਹਾਜ਼ਰ ਹੈ। ਨਾਲ 
ਹੀ ਮਹਾਂਪੁਰਸ਼ਾਂ ਦੇ ਇਸ ਮਹੀਨੇ ਪ੍ਰਤੀ ਕੀਤੇ ਪ੍ਰਵਚਨ ਵੀ 
ਅਰੈਭ ਵਿਚ ਦਿਤੇ ਜਾ ਰਹੇ ਹਨ। 

ਓਂ ਸਤਿਗੁਰ ਪ੍ਰਸ਼ਾਦਿ 

ਤੁਖਾਗੰ ਛੰਤ ਮਹਲਾ ੧ ਬਾਰਹਮਾਹਾ 

ਫਲਗੁ/ਨਿ ਅਨਿ ਰਹਸਾ ਪ੍ਰੰਮ ਸੁਭਾਇਆ॥ 

ਅਨਦਿਨੁ ਰਹਸੁ ਭਇਆ ਆਪ ਗਵਾਇਆ ॥ 

ਮਨ ਮੋਹ ਚੁਕਾਇਆ ਜਾ ਤਿਸ ਭਾਇਆ 

ਕਾਰਿ ਕਿਰਪਾ ਘਰ ਆਓ / 

ਬਹੁਤੇ ਵੇਸ ਕਗੀ ਪਿਰ ਬਾਝਹੁ ਮਹਲਾ ਲਹਾ ਨ ਥਾਓ/ 

ਹਾਰ ਡੌਰ ਰਸ਼ ਪਾਟ ਪਟੰਬਰ ਪਿਰ ਲੌੜਾੀ` ਸੀਗਾਗੀ॥ 

ਨਾਨਕ ਮੇਲਿ ਲਈਂ ਗੁਰਿ ਅਪਣੈ ਘਰਿ ਵਰ ਪਾਇਆ ਨਾਗੀ॥ 

ਪੰਨਾਂ - 1309 

ਪਿਛਲਾ ਮਾਘਿ ਦਾ ਮਹੀਨਾ ਅਤਿ ਦੀ ਸਰਦੀ ਤੋੱ 
ਕੁਝ ਬਚਾਉ ਦਾ ਮਹੀਨਾ ਸੀ, ਥੋੜ੍ਹੀ ਸਰਦੀ ਘਟਦੀ ਹੈ, 
ਪੋਹ ਵਾਲਾ ਕੱਕਰ ਕੋਰਾ ਨਹੀਂ ਪੈਂਦਾ। ਮਾਘ ਵਿਚ ਲੋਕ 
ਤੀਰਥਾਂ ਦੇ ਇਸ਼ਨਾਨ ਨੂੰ ਸ਼ੁਭ ਅਤੇ ਪਵਿੱਤਰ ਮੰਨਦੇ ਹਨ 
ਪਰ ਗੁਰੂ ਮਹਾਰਾਜ ਨੇ ਦੱਸਿਆ ਸੀ ਕਿ ਪ੍ਰਮਾਤਮਾ ਦਾ 
ਨਾਮ ਅਤੇ ਸਿਫਤਿ-ਸਾਲਾਹ ਨੂੰ ਹਿਰਦੇ ਵਿਚ ਵਸਾਣਾ ਹੀ 
ਅਠਾਹਠ ਤੀਰਥਾਂ ਦਾ ਅਸਲ ਇਸ਼ਨਾਨ ਹੈ। 

ਫੱਗਣ ਦੇ ਮਹੀਨੇ ਰੁੱਤ ਫਿਰ ਜਾਂਦੀ ਹੈ। ਲੋਕ ਹੋਲੀਆਂ 
ਦੇ ਰੰਗ ਤਮਾਸ਼ਿਆਂ ਰਾਹੀਂ ਖੁਸ਼ੀ ਮਨਾਂਦੇ ਹਨ। ਰਾਸਾਂ 
ਪੈਂਦੀਆਂ ਹਨ ਵਿਸ਼ੇਸ਼ ਕਰਕੇ ਬਿਦਰਾਬਨ (ਮਥੁਰਾ ਯੂ.ਪੀ.) 
ਕ੍ਰਿਸ਼ਨ ਲੀਲਾ ਦਾ ਘਰ ਹੈ। ਇਸ ਪ੍ਰਤੀ ਗੁਰੂ ਨਾਨਕ ਦੇਵ 
ਜੀ ਨੇ ਆਸਾ ਦੀ ਵਾਰ ਵਿਚ ਫੁਰਮਾਨ ਕੀਤਾ ਹੈ - 

ਵਾਇਨਿ ਚੋਲੇ ਨਚਨਿ ਗੁਰ// 

ਪੈਰ ਹਲਾਇਨਿ ਫੇਗਨਿ /ਨਿਰ/ 

ਓਉਡਿ ਉਡਿ ਰਾਵਾ ਝਾਟੈ ਪਾਇ/ 

ਵੋਧੈ ਲੌਕ ਹਸੈ ਘਰਿ ਜਾਇ// 

ਰੌਟੀਆ ਕਾਗਣਿ ਪੁਗਹਿ ਤਾਲ # 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਆਪੁ ਪਛਾੜਹਿ ਧਰਤੀ ਨਾਲਿ ॥ ਸ਼ੁਭਾਇਆ / ਅਨਦਿਨੁ ਰਹਸੁ ਭਇਆ ਆਪ ਗਵਾਇਆ) 
ਗਾਵਨਿ ਗੌਪੀਆ ਗਾਵਨਿ ਕਾਨ॥ ਪਰ ਆਪਾ ਭਾਵ ਗਵਾ ਕੇ ਪ੍ਰਭੂ ਪਿਆਰ ਪ੍ਰਾਪਤ ਕਰਨਾ 
ਗਾਵਨਿ ਸੀਤਾ ਰਾਜੇ ਰਾਆ/ ਕੋਈ ਸੌਖੀ ਖੇਡ ਨਹੀਂ। ਜਦੋਂ' ਪ੍ਰਭੂ ਆਪ ਮਿਹਰ ਕਰਦਾ ਹੈ 
ਨਿਰਭਉ /ਨੈਰੰਕਾਰ ਸਚੁ ਨਾਨੁਂ / ਤਾਂ ਹੀ ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ 
ਰਿ ਮੁਕਾਂਦਾ ਹੈ। ਆਪਣੇ ਜ਼ੋਰ ਨਾਲ ਮੋਹ ਦੇ ਚਿੱਕੜ ਵਿਚੋਂ 
ਡਿੰਨੀ ਰੈਣਿ ਜਿਨਾ ਮਨਿ ਚਾਉ ਨਿਕਲਣਾ ਕਠਿਨ ਹੈ। ਪ੍ਰਭੂ ਨਾਲ ਮਿਲਾਪ ਵੀ ਉਸ ਦੀ 
ਗਨ ਬਖਸ਼ਿਸ਼ ਹੈ। ਪ੍ਰਭੂ ਆਪਣੀ ਮਿਹਰ ਕਰਕੇ ਹੀ ਹਿਰਦੇ-ਘਰ 


ਵਿਚ ਆ ਵਸਦਾ ਹੈ। ਇਹ ਪਿਰਮ ਪਿਆਲਾ ਖਸਮ ਦੇ 
ਹੱਥ ਵਿਚ ਹੈ, ਜਿਸ ਨੂੰ ਚਾਹੇ ਬਖਸ਼ਿਸ਼ ਕਰ ਦਿੰਦਾ ਹੈ। 


ਥਲ ਵਾਰੌਲੇ ਬਹੁਤ ਅਨੰਤ / (ਮਨ ਮੋਹ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ 
ਲਾਟੂ ਮਾਧਾਣੀਆ ਅਨਗਾਹ॥ ਘਰਿ ਆਓ) 
ਇੰ ਉਰਿ ਮਨੁੱਖ ਹਉਂ-ਆਸਰਿਤ ਹੋ ਕੇ ਅਨੇਕਾਂ ਧਾਰਮਿਕ 
ਟੀ ਵਿ ਰਸਮਾਂ ਰੀਤਾਂ ਹਾਰ-ਸ਼ਿੰਗਾਰ ਕਰਦਾ ਹੈ ਪਰ ਪ੍ਰਭੂ ਮਿਲਣ 
ਮਿ ਦਾ ਇਹ ਢੰਗ ਪਰਵਾਣਿਤ ਨਹੀਂ। ਇਸ ਨਾਲ ਪ੍ਰਭੂ ਚਰਨਾਂ 
ਪਇਆ ਕਿਗਤਿ ਨਚੈ ਸ਼ਡ ਕੋਇ॥ ਵਿਚ ਟਿਕਾਣਾ ਨਹੀਂ ਮਿਲਦਾ। (ਬਹੁਤੇ ਵੈਸ਼ ਕਗੰ ,ਪਿਰ 
ਨਚਿ ਨਚਿ ਹਸ਼ਹਿ ਚਲਹਿ ਸ਼ੋ ਗੋਇ॥ ਬਾਝਹੁ ਮਹਲੀ ਲਹਾ ਨ ਥਾਉ) ਗੁਰੂ ਮਹਾਰਾਜ ਦਾ 
ਉਡਿ ਨ ਜਾਗੀ ਸਿਧ ਨ ਹੋਹਿ॥ ਫੁਰਮਾਨ ਹੈ - 
ਨਚਣੁ ਕੁਦਣੁ ਮਨ ਕਾ ਚਾਉ / ਚੂੜਾ ਭੰਨੁ ਪਲੰਘ ਸਿਉਂ ਮੰਧੇ ਸਣ ਬਾਗੀ ਸਣ ਬਾਹਾ/ 
ਨਾਨਕ ਜਿਨ ਮਨਿ ਭਾਉ ਤਿਨਾ ਮਨੇ ਭਾਉ / ਏਤੇ ਵੈਸ਼ ਕਰੇਦੀਏ` ਮੁੰਧੇ ਸ਼ਹੁ ਰਾਤੋ ਅਵਰਾਹਾ॥ 
ਪੰਨਾ - “65 ਨਾਂ ਮਨੀਆਰ ਨ ਚੂੜੀਆਂ ਨਾ ਸੈ ਵੰਗੜੀਆਹਾ/ 
ਅਰਥਾਤ ਇਨ੍ਹਾਂ ਰਾਸਾਂ ਵਿਚ ਚੇਲੇ ਸਾਜ ਵਜਾਉਂਦੇ ਜੋ ਸ਼ਹ ਕੀਠਿ ਨ ਲਗੀਆਂ ਜਲਨੁ ।ਸਿ ਥਾਹੜੀਆਹਾ॥ 
ਉਹ ਗਰ ਪੈਰਾਂ ਨੰ ਹਲਾਉਂਦੇ ਹਨ ਅਤੇ ਸਿਰ ਫੇਰਦੇ ਹਨ। ਮਾਲੀ ਹਉਂ ਖਗੰ ਸ਼ਚਜਾੀ ਤੈ ਸ਼ਹ ਏਕਿ ਨ ਭਾਵਾ॥ 


ਉਨ੍ਹਾਂ ਦੇ ਪੈਰਾਂ ਨਾਲ ਉਡ ਉਡ ਕੇ ਘੱਟਾ ਉਨ੍ਹਾਂ ਦੇ ਸਿਰ ਮਾਠਿ ਗੁੰਦਾਈਂ ਪਟੀਆ ਭਗੀਐ ਮਾਗ ਸੰਧੂਰੇ ॥ 


ਣਾ ਉਵ ਤੀ ਵਾ ਹਾ ਅਰੀ ਗਈ ਨ ਮੰਨੀਆਂ ਮਰਉਂ ਵਿਸੂਰਿ ਵਿਸੂਰੇ # 
ਵਿਚ ਪੈਂਦਾ ਹੈ। ਰਾਸ ਵੇਖਣ ਆਏ ਲੋਕ ਉਨ੍ਹਾਂ ਨੂੰ 

ਉਰ = ਇ = ਪੰਨਾ - 558 
ਨਚਦਿਆਂ ਵੇਖਦੇ ਹਨ ਅਤੇ ਹਸਦੇ ਹਨ ਪਰ ਉਹ 


ਪਿ ਤੁ ੨ 4੧੩ ਬਾਹਰੀ ਹਾਰ ਸ਼ਿੰਗਾਰ ਸੋਹਣੇ ਪਲੰਘ, ਚੂੜੇ ਸੁੰਦਰ 
ਰ੍ ਵੇਸ, ਚਮਕੀਲੇ ਪਹਿਰਾਵੇ, ਸੈਧੂਰ ਆਦਿ ਪ੍ਰਭੂ ਪਿਆਰ ਬਿਨਾਂ 
ਨਿਰਮੂਲ ਹਨ, ਨਿਰਾਰਥਕ ਹਨ, ਸਗੋਂ ਦੁਖਾਂ ਦਾ ਸਾਮਾਨ 
ਸਿ ਰ੍ ਹਨ। ਅਸਲ ਗੱਲ ਤਾਂ ਪ੍ਰਭੂ ਪਿਆਰ ਹੈ - “ਜਿਨਿ ਪ੍ਰੇਮ 
ਵਿ ਨ ੨ _ ਕੀਓ ਤਿਨ ਹੀ ਪ੍ਰਭ ਪਾਇਓ” ਅਤੇ ਜਿਸ ਇਸਤ੍ੀ ਨੂੰ 
ਨਚਦੇ ਤੇ ਗਾਉਂਦੇ ਹਨ। ..... ਨਿਰਣੇ ਵਜੋਂ ਗੁਰੂ ਜੀ ਕਹਿੰਦੇ ਪਤੀ ਪਿਆਰ ਮਿਲ ਗਿਆ, ਜਸ ਨੰ ਪੜੀ ਪਭ ਨ 
ਤਾ ਤਾ ਕੰ ਰਤ ਨ ਪਸੈਦ ਕਰ ਲਿਆ ਮਾਨੋ ਸਾਰੇ ਹਾਰ-ਸ਼ਿੰਗਾਰ ਅਤੇ 
ਕੇਵਲ ਉਨ੍ਹਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੇਸ਼ਮੀ ਕਪੜਿਆਂ ਨਾਲ ਸ਼ਿੰਗਾਰੀ ਗਈ। (ਹਾਰ ਡੌਰ ਰਸ਼ 
ਪਾਟ ਪਟੰਬਰ ਪਿਰਿ ਲੌੜੀ ਸੰਗਾਗੇ) ਪ੍ਰਮੇਸ਼ਵਰ ਪਿਆਰ ਦਾ 
ਫਲਗੁਣ ਦੇ ਮਹੀਨੇ ਰਾਹੀਂ ਵੀ ਇਹੋ ਉਪਦੇਸ਼ ਦਿਤਾ __ ਰਸਤਾ ਗੁਰੁ ਦਸਦਾ ਹੈ। ਗੁਰੁ ਮਾਰਗ ਦਰਸ਼ਨ ਕਰਦਾ ਹੈ। 
ਹੈ ਕਿ ਅਸਲ ਖੁਸ਼ੀ ਪ੍ਰਭੂ ਪਿਆਰ ਵਿਚ ਹੈ, ਨਾ ਕਿ ਗੁਰਪ੍ਰਸਾਦਿ ਰਾਹੀਂ ਪ੍ਭੂ ਪਿਆਰ ਵਿਚ ਜੀਵ ਨੂੰ ਪ੍ਰਵਾਨ 
ਬਾਹਰ-ਰੂਪੀ ਰਾਸਾਂ ਦੇ ਨਾਚ ਗਾਣ ਵਿਚ। ਜਿਸ ਜੀਵ- ਕਰਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਜੀਵ- 
ਇਸਤ੍ਰੀ ਨੂੰ ਆਪਣੇ ਮਨ ਵਿਚ ਪ੍ਰਭੂ ਦਾ ਪਿਆਰ ਮਿੱਠਾ ਇਸਤ੍ਰੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਖਸਮ-ਪ੍ਭੂ 
ਲੱਗਿਆ ਹੈ, ਉਸ ਦੇ ਮਨ ਵਿਚ ਹੀ ਅਸਲ ਖੁਸ਼ੀ, ਅਸਲ __ ਮਿਲ ਜਾਂਦਾ ਹੈ - (ਨਾਨਕ ਮਲਿ ਲਈਂ ਗੁਰਿ ਆਪਣੇ 
: ਨ ਘਰਿ ਵਰ ਪਇਆ ਨਾਗ) ਸਮੁੱਚਾ ਭਾਵ ਇਹ ਹੈ ਕਿ 
ਭਾਵ ਗਵਾ ਕੇ ਨਿੰਮ੍ਰਤਾ ਧਾਰਨ ਕੀਤੀ ਹੈ, ਉਸ ਦੇ ਅੰਦਰ ਜਿਹੜਾ ਮਨੁੱਖ ਗੁਰ ਦੀ ਸ਼ਰਨ ਪੈ ਕੇ ਸਿਫਤਿ-ਸਾਲਾਹ 
ਅਸਲ ਖਿੜਾਉ ਪੈਦਾ ਹੁੰਦਾ ਹੈ (ਫਲਗਾਨਿ ਮਨਿ ਰਹੀ ਪ੍ਰੰਮ ਰਾਹੀਂ ਆਪਣੇ ਅੰਦਰੋਂ ਆਪਾ ਭਾਵ (ਹਉਮੈਂ) ਦੂਰ ਕਰ ਲੈਂਦਾ 


ਲੇ ਲਾ ਲਾ ਲਾ ਲੇ ਲੇ ਲਾ ਲਾ ਲੇ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਦਾ ਦਸ ਦਾ 
“ਆਤਮ ਮਾਰਗ”, ਫਰਵਰੀ, 2003 6 


5।। 58000 9800 500। 4। ੬03) ੧੧3108।5॥07600118.60।। 


ਦੇਸੀ ਹਿਸਾਬ ਨਾਲ ਫਲਗੁਨਿ ਦਾ ਮਹੀਨਾ ਸਾਲ ਦਾ 
ਆਖਰੀ ਮਹੀਨਾ ਹੁੰਦਾ ਹੈ। ਇਸ ਮਹੀਨੇ ਨਾਲ ਸਾਲ ਦੀ 
ਸਮਾਪਤੀ ਹੁੰਦੀ ਹੈ। ਬਾਰਹਮਾਹਾ ਨੂੰ ਵੀ ਏਸੇ ਦ੍ਰਿਸ਼ਟੀ ਤੋੱ 
ਫਲਗੁਨਿ ਦੇ ਮਹੀਨੇ ਨਾਲ ਸਮਾਪਤ ਕੀਤਾ ਗਿਆ ਹੈ ਅਤੇ 
ਪੂਰੇ ਸਾਲ ਦੇ ਸਾਰੇ ਮਹੀਨਿਆਂ ਦੇ ਉਪਦੇਸ਼ ਦਾ ਤੱਤ ਸਾਰ 
ਆਖਰੀ ਅੰਕ ਵਿਚ ਦਿਤਾ ਹੈ ਜੋ ਇਸ ਪ੍ਰਕਾਰ ਹੈ - 

ਬੇ ਦਸ ਆਹ ਰਤੀ ਥਿਤੀ ਵਾਰ ਭਲੇ ॥ 

ਘੜੀ ਮੁਰਤ ਪਲ ਸਾਚੇ ਆਏ ਸਹਜਿ ਮਿਲੋ / 

ਪਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ 

ਜਿਨਿ ਸ਼ੰਗਾਗੰ ਤਿਸ਼ਹਿ ਪਿਆਗੀ ਮੇਲ ਭਇਆ ਰੰਗੁ ਮਾਣੈ॥ 

ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਗਰਖਿ ਮਸਤਕਿ ਭਾਗੋਂ / 

ਨਾਨਕ ਅਹਿਨਿਸਿ ਰਾਵੈ ਪ੍ਰੀਤਮ ਗਰਿ ਵ੍ਰ ਕ੍੍‌ਰ ਸੋਹਾਗੋ॥ 

ਪੰਨਾਂ - 7709 

ਅਰਥਾਤ ਜਿਸ ਜੀਵ ਇਸਤ੍ਰੀ ਦੇ ਸਹਿਜਮਈ 
ਅਡੋਲ ਹੋਏ ਹਿਰਦੇ ਵਿਚ ਸੱਚਾ, ਸਦਾ ਥਿਰ ਰਹਿਣ ਵਾਲਾ 
ਪ੍ਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, 
ਸਾਰੀਆਂ ਰੁੱਤਾਂ, ਸਾਰੀਆਂ ਥਿਤਾਂ, ਸਾਰੇ ਦਿਨ, ਵਹੀ: 
ਘੜੀਆਂ, ਸਾਰੇ ਮਹੁਰਤ ਤੇ ਪਲ ਸ਼ੁਭ ਤੇ ਸੁਲੱਖਣੇ ਜਾਪਦੇ 
ਹਨ। ਜਦੋਂ ਪਿਆਰਾ ਪ੍ਰੀਤਮ ਪ੍ਰਭੂ ਮਿਲ ਗਿਆ ਤਾਂ ਸਾਰੇ 
ਕਾਰਜ ਸੁਤੇ ਸਿੱਧ ਹੀ ਰਾਸ ਆ ਜਾਂਦੇ ਹਨ ਕਿਉਂਕਿ ਪ੍ਰਭੂ 
ਕਰਤਾ ਪੁਰਖ ਆਪ ਹੀ ਕਾਰਜ ਰਾਸ ਕਰਨ ਦੀਆਂ 
ਸਾਰੀਆਂ ਬਿਧੀਆਂ ਨੂੰ ਜਾਣਦਾ ਹੈ। ਉਸ ਨੇ ਆਪ ਹੀ 
ਜੀਵ ਇਸਤ੍ਰੀ ਦੀ ਆਤਮਾ ਨੂੰ ਸੈਵਾਰਨਾ ਹੈ ਅਤੇ ਆਪ 
ਹੀ ਉਸ ਨੂੰ ਪਿਆਰਨਾ ਹੈ। ਉਸ ਦੀ ਮਿਹਰ ਸਦਕਾ ਹੀ 
ਜੀਵ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਮੇਲ ਹੁੰਦਾ ਹੈ ਤੇ ਉਹ 
ਆਤਮਕ ਅਨੰਦ ਮਾਣਦੀ ਹੈ। ਇਹ ਸਾਰੀ ਬਖਸ਼ਿਸ਼ ਗੁਰ 
ਦਵਾਰਾ ਹੁੰਦੀ ਹੈ। ਗੁਰੂ ਜੀ_ਦੀ ਕ੍ਰਿਪਾ ਸਦਕਾ ਹੀ ਜੀਵ 


ਫਲਗੁ/ਣਿ ਅਨੰਦ ਉਪਾਰਜਨਾ ਹਰਿ ਸ਼ਜਣ ਪਰਗਟੇ ਆਇ 
ਸੰਤ ਸ਼ਹਾਈਂ ਰਾਮ ਕੇ ਕਾਰਿ ਕਿਰਪਾ ਦੀਆ ਮਿਲਾਇ 


5।। 58000 9800 500। 4। ੬03) 


7 


ਸੋਜ ਸ਼ਹਾਵਾੰ ਸ਼ਰਝ ਸ਼ਖ ਹਣਿ ਦੁਖਾ ਨਾਹੀ ਜਾਇ / 
ਇਛ ਪੁਨ ਵਡਭਾਗਣਾੀ ਵਰ ਪਾਇਆ ਹਰਿ ਰਾਇ / 
ਮਿਲਿ ਸ਼ਹੀਆ ਮੰਗਲ ਗਾਵਗਾੀ ਗੀਤ ਗੋਵਿੰਦ ਅਲਾਇ ॥ 
ਹਰਿ ਜੋਹਾ ਅਵ੍ਰ ਨ ਦਿਸਈਂ ਕੋਈ ਦੂਜਾ ਲਵੈ ਨ ਲਾਇ॥ 
ਹਲਤੁ ਪਲਤੁ` ਸ਼ਵਾਰਿਓਨੁ ਨਿਹਚਲ ,ਦਿਤੀਅਨ ਜਾਇ / 
ਸੰਸਾਰ ਸ਼ਾਗਰ ਤੇ ਗਖਿਅਨੁ ਥਹ/ੜਿ ਨ ਜਨਸੈ ਧਾਇ 
ਜਿਹਵਾ ਏਕਾ ਅਨੌਕ' ਗੁਣ ਤਰੇ ਨਾਨਕ ਚਰਣੀ ਪਾਇ 
ਫਲਗਾ/ਣਿ ਨਿਤ ਸਲਾਹੀਐ ਜਿਸ਼ ਨੌ ਤਿਲ ਨ ਤਮਾਇ/ 
ਪੰਨਾ - 336 
ਫਲਗੁਣਿ ਦੇ ਮਹੀਨੇ ਪੋਹ ਮਾਹ ਦੀ ਕਰੜੀ ਸਰਦੀ 
ਕੱਕਰ ਪਾਲਾ, ਤੌਗ ਨਹੀਂ ਕਰਦਾ, ਸਗੋਂ ਰੁੱਤ ਫਿਰ ਜਾਂਦੀ 
ਹੈ, ਮੌਸਮ ਮਿੱਠਾ ਹੋ ਜਾਂਦਾ ਹੈ ਅਤੇ ਬਹਾਰ ਦੀਆਂ 
ਖੁਸ਼ੀਆਂ, ਹੋਲੀਆਂ ਦੇ ਰੈਗ ਤਮਾਸ਼ਿਆਂ ਰਾਹੀਂ ਪੁਗਟ 
ਕੀਤੀਆਂ ਜਾਂਦੀਆਂ ਹਨ ਪਰ ਗੁਰੂ ਮਹਾਰਾਜ ਅੰਦਰ ਦੀ, 
ਆਤਮਿਕ ਅਨੰਦ ਦੀ ਪ੍ਰਾਪਤੀ ਦੀ ਗੱਲ ਕਰਦੇ ਹਨ। ਗੁਰੂ 
ਅਮਰਦਾਸ ਜੀ ਦਾ ਫੁਰਮਾਨ ਹੈ - 
ਅਨੰਦ ਅਨੰਦੁ ਸਭੁ ਕੌ ਕਹੈ ਅਨੰਦੁ ਗੁਰੂ ਤੇ ਜਾਣਿਆ॥ 
ਪੰਨਾ - 977 
ਅਰਥਾਤ ਸਾਰੇ ਹੀ ਬਾਹਰੀ ਸੈਸਾਰੀ ਖੁਸ਼ੀਆਂ ਦੀ 
ਗੱਲ ਕਰਦੇ ਹਨ, ਜੋ` ਥੋੜ੍ਹੇ ਸਮੇਂ ਲਈ ਹੁੰਦੀ ਹੈ ਤੇ ਜਿਸ 
ਦਾ ਪ੍ਰਤੀਕਰਮ ਅਕਸਰ ਗਮੀ ਵਿਚ ਹੀ ਹੁੰਦਾ ਹੈ। ਅਸਲ 


ਹਨ (ਸੰਤ ਸਹਾਈ ਰਾਮ' ਕੇ, ਕਰਿ ਕਿਰਪਾ ਦੀਆ ਮਿਲਾਇ) 
ਪਤੀ-ਪ੍ਭੂ ਮਿਲਣ ਨਾਲ ਉਨ੍ਹਾਂ ਜੀਵ ਇਸਤ੍ਰੀਆਂ ਦੀ 
ਹਿਰਦਾ ਸੇਜ ਸਦਰ ਬਣ ਜਾਂਦੀ ਹੈ, ਉਨ੍ਹਾਂ ਨੂੰ ਸਾਰੇ ਸੁਖ 
ਪ੍ਰਾਪਤ ਹੋ ਜਾਂਦੇ ਹਨ, ਫੇਰ ਦੁਖਾਂ ਲਈ ਉਨ੍ਹਾਂ ਦੇ ਹਿਰਦੇ 
ਵਿਚ ਰਤਾ ਥਾਂ ਨਹੀਂ ਰਹਿ ਜਾਂਦੀ (ਸੋਜ਼ ਸ਼ੁਹਾਵੀਂ ਸ਼ਰਬ ਸ਼ਖ 
ਹੁਣਿ ਦੁਖਾਂ ਨਾਗੀ ਜਾਇ) ਇਸ ਤਰ੍ਹਾਂ ਐਸੀਆਂ 


ਨਾਲ ਰਲ 'ਕੇ ਗੋਵਿੰਦ 'ਦੀ ਸਿਫੜਿਂ-ਸਾਲਾਹ 'ਦੇ ਗੀਤ 
ਗਾਉਂਦੀਆਂ ਹਨ, ਅਰਥਾਤ ਆਤਮਿਕ ਅਨੰਦ ਪੈਦਾ ਕਰਨ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਵਾਲੀ ਗੁਰਬਾਣੀ ਗਾਉਂਦੀਆਂ ਹਨ (ਮਲਿ ਸ਼ਹੀਆਂ ਮੰਗਲ 
ਗਾਵਗੀ ਗੀਤ ਗੰਵਿੰਦ ਅਲਾ/ਇ) ਹੁਣ ਜਦੋਂ ਸਰਬ-ਸਮਰੱਥ 
ਸਿਿਸ਼ਟੀ ਦਾ ਰਚਨਹਾਰ ਮਾਲਕ ਪ੍ਰਭੂ-ਪਤੀ ਮਿਲ ਗਿਆ ਤਾਂ 
ਇਹ ਅਨੁਭਵ ਵੀ ਪ੍ਰਾਪਤ ਹੋਇਆ ਕਿ ਐਸੇ ਪ੍ਰਮਾਤਮਾ 
ਵਰਗਾ ਕੋਈ ਹੋਰ, ਉਸ ਦੇ ਨੇੜੇ ਤੇੜੇ ਦਾ, ਉਸ ਦੀ 
ਬਰਾਬਰੀ ਕਰ ਸਕਣ ਵਾਲਾ ਕੋਈ ਦੁਜਾ ਹੈ ਨਹੀਂ, ਕਿਤੇ 
ਦਿਸਦਾ ਨਹੀਂ (ਗਰਿ ਜੌਹਾ ਅਵਰੁ ਨ ਦਿਸ਼ਈ ਕੌਈ ਦੂਜਾ 
ਲਵੈ ਨ ਲਾਇ)/ ਐਸਾ ਪਤੀ-ਪ੍ਮੇਸ਼ੂਰ-ਪ੍ਰਮਾਤਮਾ ਉਸ 
ਜੀਵ ਇਸਤ੍ਰੀ ਦਾ ਅਤੇ ਸਭਨਾਂ ਸਤਿਸੈਗੀਆਂ ਦਾ ਲੋਕ 
ਪਰਲੋਕ ਸੰਵਾਰ ਦਿੰਦਾ ਹੈ, ਉਨ੍ਹਾਂ ਨੂੰ ਆਪਣੇ ਚਰਨਾਂ ਵਿਚ 
ਲਿਵ-ਲੀਨਤਾ ਵਾਲੀ ਐਸੀ ਥਾਂ ਬਖਸ਼ਿਸ਼ ਕਰਦਾ ਹੈ ਜਿਥੇ 
ਪੁੱਜ ਕੇ ਕੋਈ ਜੀਵ-ਇਸਤ੍ਰੀ ਡੋਲਦੀ ਨਹੀਂ। (ਹਲਤੁ' ਪਲਤੁ 
ਸ਼ਵਾਰਿਓਨ` ਨਿਹਚਲ ਦਿਤੀਅਨੁ' ਜਾਇ) ਪ੍ਰਭੂ ਆਪ ਹੱਥ ਦੇ 
ਕੇ ਉਨ੍ਹਾਂ ਨੂੰ ਸੈਸਾਰ ਸਾਗਰ ਤੋਂ ਰੱਖ ਲੈਂਦਾ ਹੈ ਅਤੇ ਮੁੜ 
ਤੀ 
ਹੈ। (ਸੌਸ਼ਾਰ ਸ਼ਾਗਰ ਤੇ ਗਖਿਅਨ ਬਹੁੜਿ ਨ ਜਨਗੈ` ਧਾਇ) 
ਐਸੇ ਪ੍ਰਮਾਤਮਾ ਦੇ ਅਨੇਕਾਂ ਹੀ ਗੁਣ ਹਨ, ਬੇਅੰਤ 
ਵਡਿਆਈਆਂ ਹਨ - 

ਅੰਤ ਨ ਸਿਫਤੀ ਕਹਿਣ ਨ ਅੰਤ ॥ 

ਅੰਤ ਨ ਕਰਣੰ` ਦੇਣਿ ਨ ਅੰਤ / ਪੰਨਾ - 5 

ਪਰ ਸਾਡੀ ਜੀਭ ਇਕ ਹੈ, ਅਸੀਂ ਉਸ ਦੇ ਬੇਅੰਤ 
ਗੁਣ ਬਿਆਨ ਨਹੀਂ ਕਰ ਸਕਦੇ - 

ਤੋਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ 

ਤੂ ਸਾਹਿਬ ਗੁਣਾ ਨਿਧਾਨਾ/ ਪੰਨਾ - 734 

ਐਸੇ ਪ੍ਰਭੂ ਦੇ ਜੋ ਜੀਵ ਚਰਨੀ ਲਗ ਜਾਂਦੇ ਹਨ, 
ਲੜ ਲਗ ਜਾਂਦੇ ਹਨ, ਉਹ ਸੰਸਾਰ ਸਮੁੰਦਰ ਤੋਂ ਅਵੱਸ਼ ਤਰ 
ਜੱਦ` ਹਨ (ਮਰਹਵਾ ਏਕ ਅਨੌਕ ਗੁਣ ਤਰੇ ਨਾਨਕ ਰਟਨ 
ਪਾਗਇ)/ ਮਹੀਨੇ ਦੀ ਆਖਰੀ ਪੰਕਤੀ ਵਿਚ ਸਾਰ ਰੂਪ ਵਿਚ 


ਜਿਨਿ ਜਿਨਿ ਨਾਮ ਧਿਆਇਆ ਤਿਨ ਕੇ ਕਾਜ ਸਰੇ / 
ਹਰਿ ਗੁਰ ਪੂਰਾ ਆਰਾਹਿਆ ਦਰਗਹ ਸਚਿ ਖਰੇ # 


ਸ਼ਰਬ ਸ਼ਖਾ ਨਿਹਿ ਚਰਣ ਗਰ ਭਉਓਜਲ਼ /ਥਿਖਮ ਤਰੇ # 

ਪ੍ਰੰਮ ਭਗਤਿ ਤਿਨ ਪਾਈਆ ਬਿਖਿਆ ਨਾ/ਹਿ` ਜਰੇ ॥ 

ਕੁੜ ਗਏ ਦੁਝਿਧਾ ਨਸੀਂ ਪੁਰਨ ਸ਼ਚਿ ਭਰੇ / 

ਪਾਰਥ੍ਹਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ` ਧਰੇ / 

ਮਾਹ ਦਿਵਸ ਮਰਤਾ ਭਲੋ ਜਿਸ਼ ਕਉਂ ਨਦਰ ਕਰੇ / 

ਨਾਨਕ ਮੰਗੈ ਦਰਸ਼ ਦਾਨੁ /ਕੈਰਪਾ ਕਰਹੁ ਹਰੇ # 

ਪੰਨਾ - 736 

ਅਰਥਾਤ ਸਾਰਾ ਸਮਾਂ, ਸਾਰੇ ਮਹੀਨੇ, ਸਾਰੇ ਦਿਨ ਤੇ 
ਰਾਤਾਂ, ਸਭ ਰੁੱਤਾਂ, ਸਭ ਘੜੀਆਂ ਤੇ ਪਲ ਪ੍ਰਭੂ ਦੀ ਸਿਫਤਿ 
ਸਾਲਾਹ ਕਰਨ ਲਈ, ਬਖਸ਼ਿਸ਼ ਹੋਏ ਹਨ, ਸਭ ਪਵਿੱਤਰ 
ਤੇ ਸ਼ੁਭ ਹਨ, ਨਾਮ ਜਪਣ ਲਈ ਹਨ। ਗੁਰੂ ਜੀ ਦਾ 
ਉਪਦੇਸ਼ ਹੈ - 

ਚਲਤਾ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰਿ/ 

ਪੰਨਾ-1006 

ਅਰਥਾਤ ਹਰ ਸਮੇਂ ਤੁਰਦਿਆਂ ਫਿਰਦਿਆਂ, ਉਠਦਿਆਂ 
ਬੈਠਦਿਆਂ, ਸੈਂਦਿਆਂ ਜਾਗਦਿਆਂ ਗੁਰੂ ਦਾ ਨਾਮ ਹਿਰਦੇ 
ਵਿਚ ਹੋਣਾ ਚਾਹੀਦਾ ਹੈ। ਇਸ ਬੈਦ ਵਿਚ ਨਿਰਣੇ ਵਜੋ 
ਦੱਸਿਆ ਹੈ ਕਿ ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ 
ਜਪਿਆ ਹੈ, ਉਨ੍ਹਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ 
(ਜਿਨਿ ਜਿਨਿ ਨਮ ਧਿਆਇਆ ਤਿਨ ਕੇ ਕਾਜ ਸਰ) ਜਿਨ੍ਹਾਂ 
ਜਿਨ੍ਹਾਂ ਨੇ ਪ੍ਭੂ ਨੂੰ, ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਪ੍ਰਭੂ 
ਦੀ ਸੱਚੀ ਦਰਗਾਹ ਵਿਚ, ਹਜ਼ੂਰੀ ਵਿਚ ਸੁਰਖਰੂ ਹੁੰਦੇ ਹਨ। 
ਪ੍ਰਭੂ ਦੇ ਚਰਨ ਹੀ ਸਾਰੇ ਸੁਖਾਂ ਦਾ ਖਜ਼ਾਨਾ ਹਨ। ਜਿਹੜੇ 
ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ, ਉਹ ਬਿਖੜੇ 


ਤਤ 


<=੨= 


ਰੁ ਇਆ 
ਪ੍ਰਭੂ! ਮੇਰੇ ਤੇ ਵੀ ਮਿਹਰ ਕਰ, ਮੈਂ ਵੀ ਤੇਰੇ ਦਰ ਤੋਂ ਤੇਰੇ 
ਦਰਸ਼ਨਾਂ ਦੀ ਦਾਤਿ ਮੰਗਦਾ ਹਾਂ। ਇਹੋ ਸਾਡੀ ਸਭ 
ਜਗਿਆਸੂਆਂ ਦੀ ਅਰਦਾਸ ਹੋਣੀ ਚਾਹੀਦੀ ਹੈ। 


ਕਿ ੨੨੨ 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


8 


੧3101੫1500)60131.60।। 


ਸੈਪਾਦਕੀ 


“ਆਤਮ ਮਾਰਗ” ਦੇ ਪਿਆਰੇ ਪਾਠਕੋ ! ਮਹਾਂਪੁਰਸ਼ਾਂ ਦੀ 
ਅਗਵਾਈ ਵਿਚ ਆਤਮ ਮਾਰਗ ਸਦਾ ਹੀ ਇਹ 
ਵਿਚਾਰਧਾਰਾ ਲੈ ਕੇ ਆਪ ਜੀ ਦੀ ਸੇਵਾ ਕਰਦਾ ਆ ਰਿਹਾ 
ਹੈ ਕਿ ਸਾਡਾ ਜੀਵਨ ਕਿਵੇਂ ਦੁਖ, ਚਿੰਤਾ, ਭਟਕਣਾ ਤੋੱ 
ਮੁਕਤ ਹੋ ਕੇ ਸੁਖ, ਸ਼ਾਂਤੀ, ਸਹਿਜ ਦਾ ਧਾਰਨੀ ਬਣੇ। ਸਾਡੀ 
ਸਾਰੀ ਵਿਚਾਰਧਾਰਾ ਦਾ ਧੁਰਾ ਗੁਰਬਾਣੀ ਹੈ। ਗੁਰਬਾਣੀ 
ਸਾਰੀ ਮਨੁੱਖਤਾ ਲਈ ਹੈ। ਕਿਸੇ ਵਿਸ਼ੇਸ਼ ਮਜ਼ਹਬ, ਸ਼੍ਰੇਣੀ ਜਾਂ 
ਮੁਲਕ ਲਈ ਨਹੀਂ। ਗੁਰਬਾਣੀ ਵਿਚ ਦ੍ਰਿੜ੍ਹ ਕਰਵਾਇਆ 
ਧਰਮ ਸਰਬ ਮਨੁੱਖਤਾ ਦਾ ਧਰਮ ਹੈ। ਇਹ ਸੱਚ ਧਰਮ ਹੈ, 
ਨਾਮ ਧਰਮ ਹੈ, ਪਰਉਪਕਾਰ ਦਾ ਧਰਮ ਹੈ, ਏਸੇ ਲਈ 
ਸ੍ਰੇਸ਼ਠ ਧਰਮ ਹੈ। ਗੁਰਵਾਕ ਹੈ - 

ਸਰਬ _ਧਰਮ` ਮਹਿ` ਸ਼੍ਰੋਸ਼ਟ ਧਰਮ # 
ਹਰ ਕੇ ਨਾਮ ਜਪਿ ਨਿਰਮਲ ਕਗ// ਪੰਨਾ - 266 

“ਹਰਿ ਕਾ ਨਾਮ” ਸਭਨਾਂ ਜੀਆਂ ਲਈ ਹੈ। ਕਾਲ, 
ਹੋ ਸਕਦੀ ਹੈ ਪਰ ਦਿਲ ਦੀ ਧੜਕਣ ਸਭ ਦੀ ਸਾਂਝੀ ਹੈ। 
ਬਾਣੀ ਜਦੋਂ “ਹੁਕਮ ਰਜਾਈ ਚਲਣਾ” ਦੀ ਗੱਲ ਕਰਦੀ ਹੈ 
ਤਾਂ ਇਹ ਸਭਨਾਂ ਲਈ ਹੈ। ਪ੍ਰਭੂ ਹੁਕਮ ਅਨੁਸਾਰ ਜੀਵਨ 
ਢਲ ਜਾਵੇ ਤਾਂ ਇਹ ਬਿਖੜਾ ਜੀਵਨ ਸੌਖਾ ਹੋ ਜਾਂਦਾ ਹੈ। 
ਜਦੋ` ਅਸੀਂ 'ਪ੍੍ਭੂ ਹੁਕਮ” ਨੂੰ ਭੁੱਲ ਜਾਂਦੇ ਹਾਂ ਤਾਂ ਸਾਡੀ 
ਹਉਮੈ ਪ੍ਰਧਾਨ ਹੈ ਜਾਂਦੀ ਹੈ, ਹਉਮੈ ਦੀ ਕਿਰਿਆ ਹੀ ਸਭ 
ਦੁੱਖਾਂ ਦਾ ਘਰ ਹੈ। ਇਸ ਹਉਮੈ ਦਾ ਦੂਸਰੇ ਲੋਕਾਂ ਦੀ ਹਉਮੈ 
ਨਾਲ ਟਕਰਾਉ ਹੋਣਾ ਕੁਦਰਤੀ ਹੈ ਅਤੇ ਇਸ ਟਕਰਾਉ ਤੋ 


ਪਿ = ੭੨ 


ਹੀ ਸਾਰੇ ਬਖੇੜੇ ਪੇਦਾ ਹੁੰਦੇ ਹਨ। ਇਸ ਲਈ 'ਪ੍ਰਭੂ ਹੁਕਮ” 
ਦੀ ਪਛਾਣ ਮੂਲ ਲੋੜ ਹੈ। ਹੁਕਮ ਦੀ ਪਛਾਣ ਦਾ ਚਿੰਨ੍ਹ 
ਹੈ - ਹਉਮੈ ਦਾ ਵਿਨਾਸ਼ - 

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ/ 

ਪੰਨਾਂ - 1 

ਪ੍ਰਭੂ ਦਰ ਦੀ ਪਛਾਣ ਲਈ ਵੀ ਹਉਮੈ ਦੀ ਸੋਝੀ ਤੇ 
ਨਵਿਰਤੀ ਜ਼ਰੂਰੀ ਦੱਸੀ ਹੈ - 

ਹਉਮੈ ਬੂਝੈ ਤਾ ਦਰ ਸੂਝੈ ॥ ਪੰਨਾ - “66 

ਜਦੋਂ ਪ੍ਰਭੂ ਹੁਕਮ ਦੀ ਸੋਝੀ ਹੋ ਜਾਂਦੀ ਹੈ ਤਾਂ ਕਿਸੇ 
ਦਾ ਰਾਮ ਰਾਮ ਕਹਿ ਕੇ ਜਾਂ ਖੁਦਾ ਖੁਦਾ ਜਾਂ ਅਲਾਹ 
ਅਲਾਹ ਕਹਿ ਕੇ ਯਾਦ ਕਰਨ ਵਿਚ ਕੋਈ ਅੰਤਰ ਨਹੀਂ 
ਦਿਸਦਾ - 

ਕੌਈ ਬੋਲੋ ਰਾਮ ਰਾਮ ਕੋਈ ਖੁਦਾਇ / 

ਕੋਈ ਸੇਵੈ ਗੁਸ਼ਈਆ ਕੋਈ ਅਲਹ / 

ਕਾਰਣ ਕਰਣ ਕਗੰਮ॥ ਕਿਰਪਾ ਧਰੈ ਰਹੀਮ / 

ਕੋਈ ਨਾਵੈ ਤੀਗਥ ਕੋਈ ਹਜ ਜਾਇ// 


5।। 58000 9800 500। 4। ੬03) 


9 


ਛੁ ਪੰਨਾ - 885 

ਸੈਸਾਰ ਵਿਚ ਬਹੁਤ ਕੁਝ ਬੋਲਿਆ ਜਾ ਰਿਹਾ ਹੈ, 
ਬਹੁਤ ਕੁਝ ਲਿਖਿਆ ਤੇ ਪੜ੍ਹਿਆ ਜਾ ਰਿਹਾ ਹੈ, ਜ਼ਬਾਨੀ- 
ਜ਼ਬਾਨੀ ਗੱਲਾਂ ਕਰਨ ਵਾਲੇ ਤਾਂ ਬਥੇਰੇ ਹਨ ਪਰ ਕੋਈ 


ਕਹਨ ਕਹਾਵਨ ਕਉ ਕਈ ਕੇਤੈ / 


ਉਨ੍ਹਾਂ ਨੂੰ ਕੋਈ ਦੁਖ ਪਹੁ ਨਹੀਂ ਸਕਦਾ, ਉਨ੍ਹਾਂ ਦੇ ਅੰਦਰ 
ਸਦਾ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ, ਉਨ੍ਹਾਂ ਨੂੰ 
ਹਰ ਥਾਂ, ਹਰ ਕਿਰਤ ਵਿਚ, ਹਰ ਮਨੁੱਖ ਵਿਚ, ਜੀਵ 
ਜੰਤੁਆਂ, ਪਸ਼ੂ ਪੰਛੀਆਂ ਵਿਚ ਪ੍ਰਮਾਤਮਾ ਹੀ ਦਿਸਦਾ ਹੈ। 
ਉਨ੍ਹਾਂ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ ਹੈ, ਸਭ ਪ੍ਰਭੂ 
ਕਿਰਤ ਹੋਣ ਕਾਰਨ ਹਰੇਕ ਭਲਾ ਹੀ ਦਿਸਦਾ ਹੈ, ਐਸੀ 
ਦ੍ਰਿਸ਼ਟੀ ਵਾਲੇ ਨੂੰ ਕਦੇ ਹਾਰ ਨਹੀਂ ਹੁੰਦੀ, ==- ਜਿਦ ਜੇ 
ਹੁੰਦੀ ਹੈ, ਕੋਈ ਚਿੰਤਾ ਨਹੀਂ ਵਿਆਪਦੀ, ਉਸ ਦੇ ਅੰਦਰ 
ਸਦਾ ਖੁਸ਼ੀ ਬਣੀ ਰਹਿੰਦੀ ਹੈ। ਐਸੇ ਆਤਮਕ ਅਨੰਦ ਨੰ 
ਛੱਡ ਕੇ ਉਹ ਹੋਰ ਕਿਸੇ ਦੁਨਿਆਵੀ ਪਦਾਰਥ ਨੂੰ ਗੁਹਿਣ 
ਨਹੀਂ ਕਰਦਾ। ਐਸਾ ਪ੍ਰਭੂ ਸੇਵਕ ਹਰਿ ਨੂੰ ਮਿਲਕੇ ਹਰੀ ਰੂਪ 
ਹੋ ਜਾਂਦਾ ਹੈ ਤੇ ਮੁੜ ਮੁੜ ਜੈਮਣ ਮਰਣ ਦੇ ਗੇੜ ਵਿਚ 
ਨਹੀਂ ਪੈਂਦਾ। ਐਸਾ ਗੁਰੁ ਜੀ ਦਾ ਸੱਚਾ ਸਿਧਾਂਤ ਹੈ - 
ਦੁਖ ਨਾਗੰ ਸਭ ਸ਼ਖ 2ੰ ਹੈ ਰੇ ਏਕੈ ਏਕਾ ਨੇਤੈ 
ਬੁਰਾ ਨਹੀੰ ਸਭੁ ਭਲਾ 2 ਹੈ ਰੇ ਹਾਰ ਨਹੀ ਸਭ ਜੇਤੈ / 
ਸ਼ੌਗੁ ਨਾਗੀ ਸ਼ਦਾ ਹਰਥੀ ਹੈ ਰੇ ਛੋਡਿ ਨਾਗੰ /ਕੇਛੁ ਲੇਤੈ / 
ਕਹ ਨਾਨਕਾ ਜਨ ਗਰ ਹਰਿ ਹਰ ਹੈ ਕਤ ਆਵੈ ਕਤ ਗਮਤੈ/ 
ਪੰਨਾ - 1302 
ਗੁਰੂ ਮਹਾਰਾਜ ਜੀ ਦੀਆਂ ਐਸੀਆਂ ਬਖਸ਼ਿਸ਼ਾਂ ਅਸੀਂ 
ਭਿੰਨ ਭਿੰਨ ਲੇਖਾਂ ਰਾਹੀਂ ਆਪ ਜੀ ਦੀ ਸੇਵਾ ਵਿਚ ਅਰਪਨ 


(ਬਾਕੀ ਪੰਨਾ 55 ਤੇ) 


“ਆਤਮ ਮਾਰਗ”, ਫਰਵਰੀ, 2003 


੧3101੫1500)60131.60।। 


ਚਉਥੈ ਪਹਰਿ ਸਬਾਹ ਕੈ 
ਸੁਰਤਿਆ ਉਪਜੈ ਚਾਉ 
(ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੈਤ ਕੀਤੇ ਬਚਨ) 


ਵਰਸਦੇ ਹੋਣ ਫੇਰ ਵੀ ਗੁਰੂ ਦੀ ਸ਼ਰਨ ਵਿਚ ਆ ਜਾਂਦਾ 
ਹੈ। ਸਮੁੰਦਰ, ਸਾਗਰ ਹੋਵੇ, ਗੁਰਸਿੱਖ ਲੰਘ ਕੇ ਆ ਜਾਂਦਾ 
ਹੈ। ਸਾਰਿਆਂ ਦੇ ਭਾਗ ਵਿਚ ਇਹ ਬਾਤ ਨਹੀਂ ਆਉਦੀ 
ਕਿਉਂਕਿ ਚੀਜ਼ ਤਾਂ ਇਹ ਬਹੁਤ ਵਧੀਆ ਹੈ, ਇਸ ਦਾ 
ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਕੋਈ ਇਸ ਦੀ 


ਦੀਆਂ ਤੇਹਾਂ ਜਮ ਗਈਆਂ ਹਨ ਕਿ ਉਸ ਨੂੰ ਖਿਆਲ ਤੱਕ 
ਵੀ ਨਹੀਂ ਆਉਂਦਾ ਕਿ ਕੋਈ ਲਾਹਾ ਖੱਟ ਲਈਏ । ਪੈਸੇ ਟਕੇ 
ਦੀ ਬਾਤ ਹੋਵੇ ਆਦਮੀ ਦੌੜਿਆ ਜਾਂਦਾ ਹੈ, ਕੋਈ ਹੋਰ 
ਨਾਚ-ਗਾਣਾ ਹੋਵੇ, ਸਾਰੀ ਰਾਤ ਬੈਠੇ ਰਹਿਣਗੇ ਤੇ ਇਨ੍ਹਾਂ 
ਕਰਮਾਂ ਦਾ ਫਲ ਦੁੱਖ ਹੋਇਆ ਕਰਦਾ ਹੈ। ਇਸ ਦੇ 
ਵਿਪਰੀਤ ਸਾਧੂ ਦੀ ਸੰਗਤ ਵਿਚ ਆਉਣਾ, ਗੁਰ ਦੀ 
ਸੈਗਤ ਕਰਨੀ, ਉਸ ਦੇ ਨਾਲ ਸੁੱਖ ਹੁੰਦਾ ਹੈ। ਸੋ ਮਹਾਰਾਜ 
ਫੁਰਮਾਨ ਕਰਦੇ ਹਨ ਕਿ ਇਹ ਸੰਸਾਰ ਅੰਨ੍ਹੰ ਖੂਹ ਦੇ ਵਿਚ 


ਸੰਤ ਵਰਿਆਮ ਸਿੰਘ ਜੀ 
ਬਾਨੀ ਵਿ. ਗੁ. ਰੂ. ਮਿਸ਼ਨ/ 
ਦੇ ਵਿਚ ਰਹਿੰਦਾ ਹੈ ਫੇਰ ਇਸ ਨੂੰ ਸਾਰੀਆਂ ਹੀ ਬਿਮਾਰੀਆਂ 
ਚਿਬੜਦੀਆਂ ਹਨ, ਜਿੰਨੇ ਵੀ ਦੁਨੀਆਂ ਭਰ ਦੇ ਵਿਘਨ, 
ਜਿੰਨੀਆਂ ਵੀ ਪ੍ਰੇਸ਼ਾਨੀਆਂ, ਜਿੰਨੀਆਂ ਚਿੰਤਾਵਾਂ ਜਿੰਨੇ ਘਾਟੇ 
ਇਸ ਨੂੰ ਚਿੰਬੜਦੇ ਹੀ ਚਲੋ ਜਾਂਦੇ ਨੇ, ਜਿਉਂ-ਜਿਉਂ “ਮੈਂ” 
ਕਹਿੰਦਾ ਹੈ। ਜਦੋਂ ਮੈਂ” ਕਹਿੰਦਾ ਹੈ ਇਸ ਦੇ ਨਾਲ ਕਰਮ 
ਚਿੰਬੜਨੇ ਸ਼ੁਰੂ ਹੋ ਜਾਂਦੇ ਨੇ - ਚੰਗੇ ਕਰਮ ਵੀ ਤੇ ਮਾੜੇ 
ਕਰਮ ਵੀ। ਜਦੋਂ` “ਮੈ? ਵਿਚੋਂ ਕਹਿੰਦਾ ਹੈ ਕਿ ਹੁਕਮ ਹੈ 
ਵਾਹਿਗੁਰੁ ਦਾ, ਉਸ ਵੇਲੇ ਉਸ ਗੱਲ ਨੁੰ ਕਹਿੰਦਾ ਹੈ 
ਜਿਹੜੀ ਗੱਲ ਇਸ ਦੇ ਉਤੇ ਆ ਕੇ ਗਿਰਦੀ ਹੋਵੇ, ਅੰਦਰੋਂ 
ਨਹੀਂ ਕਹਿੰਦਾ। ਮਹਾਰਾਜ ਕਹਿੰਦੇ - 


ਏਕੇ ਏਕ ਕਹੈ ਸਭ ਕੋਈ ਹਉਸੈ ਗਰਬ ਵਿਆਪੈ 
ਅੰਤਰਿ ਬਾਹ/ਰ ਏਕੁ ਪਛਾਣੈ ਇਉਂ ਘਰ ਮਹਲ /ਸਿਵਾਪੈ ॥ 
ਪੰਨਾਂ - 930 


ਹੈ ਤਾਂ ਹਉਮੈ ਵਿਚ, ਪਰ ਮੂੰਹ ਦੇ ਨਾਲ ਇਕ-ਇਕ 
ਕਹੀ ਜਾਂਦੇ ਨੇ। ਜਿਨੀ ਦੇਰ ਤੱਕ ਇਹ ਅਵਸਥਾ ਹੈ, ਓਨੀਂ ਦੇਰ 
ਤਕ ਗੱਲ ਬਣਦੀ ਨਹੀਂ। ਸੋ ਉਨਾਂ ਚਿਰ ਪ੍ਰੇਸ਼ਾਨੀਆਂ ਨਹੀਂ 
ਹਟਦੀਆਂ, ਜੈਮਣ-ਮਰਨ ਨਹੀਂ ਹਟਦਾ, ਪਾਪ-ਪੁੰਨ ਦਾ ਬੀਜ 


ਤਿੰਨਾਂ ਚੀਜ਼ਾਂ ਨੂੰ ਮੇਰੀ” ਕਹਿੰਦਾ ਹੈ - ਮੇਰਾ ਮਨ, ਮੋਰਾ ਤਨ, 
ਮੇਰਾ ਧਨ। ਸੋ ਮੈਰੀ” ਨਾਲ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਵਿਚ ਦੁੱਖ 
ਭਰੇ ਪਏ ਨੇ, ਬੇਅੰਤ ਦੁਖ ਨੇ। ਇਸ ਦਾ ਮਹਾਰਾਜ ਫੁਰਮਾਨ 
ਕਰਦੇ ਹਨ ਕਿ ਇਕੋ ਇਕ ਤਰੀਕਾ ਹੈ, ਜੇ ਕਿਸੇ ਨੂੰ ਇਹ 
ਸੱਚਮੁਚ ਸੋਝੀ ਪੈ ਜਾਵੇ ਤੇ ਇਹ ਗੁਰੁ ਦਾ ਬਚਨ ਮੰਨ ਲਵੇ ਤਾਂ 
ਕਹਿੰਦੇ ਇਹ ਉਸੇ ਵੇਲੇ ਸੁਖੀ ਹੋ ਸਕਦਾ ਹੈ। ਉਹ ਇਹ ਹੈ ਕਿ 
ਇਸ ਛਿਟ ਨੂੰ ਲਾਹ ਕੇ ਗੁਰੂ ਦੇ ਚਰਨਾਂ ਵਿਚ ਧਰ ਦਿਓ - 
ਵਿਨ ਚੀਜਾਂ ਨੰ = ਮਨ ਹੋਂ ਮੇਰਾ; ਤਨ ਹੈ' ਤੇ ਹਨ ਹੈ ਵਿਨਾਂ 
ਨੂੰ ਲਾਹ ਕੇ; ਫੇਰ ਬਾਕੀ ਕੀ ਰਹਿ ਗਿਆ ? ਬਾਕੀ ਇਕ ਹੋਂਦ 
ਜਿਹੀ ਰਹਿ ਜਾਂਦੀ ਹੈ ਪਿੱਛੇ , ਜਿਸਨੂੰ “ਮੈਂ” ਕਹਿੰਦੇ ਹਾਂ। ਜਦੋਂ 
ਹੋਂਦ ਨੂੰ ਅਸੀਂ ਦੇਖਦੇ ਹਾਂ ਇਹ ਹੋਂਦ ਸੱਚੀ ਨਹੀਂ ਹੈ, ਇਸ ਦੀ 
ਜੜ੍ਹ ਕੋਈ ਨਹੀਂ ਹੈ, ਇਹ ਨਿਰੈਕਾਰ ਦੀ ਸੱਤਾ ਦੇ ਨਾਲ ਸੱਚੀ 
ਬਣੀ ਹੋਈ ਹੈ । ਜਦੋਂ ਤਿੰਨ ਚੀਜ਼ਾਂ ਵਿਚੋਂ “ਮੇਰੀ” ਲਹਿ ਗਈ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


10 


੧3101੧੫1500)60131.60।। 


ਤਾਂ ਇਸ ਦੇ ਦੁੱਖਾਂ ਦਾ ਅੱਧਾ ਖਾਤਮਾ ਹੋ ਗਿਆ ਤੇ ਜਿਸ 
ਵਕਤ ਇਸ ਨੰ ਇਹ ਗਿਆਨ ਹੋ ਗਿਆ ਕਿ ਮੈਂ ਤਾਂ ਸਾਖੀ 
ਹੀ 
ਕਰੋੜਾਂ ਸਰੀਰਾਂ ਵਿਚੋਂ ਮੈਂ ਘੁੰਮ ਕੇ ਆਇਆ ਹਾਂ। ਕਿਉਂ ਘੁੰਮਦਾ 
ਫਿਰਦਾ ਹਾਂ ਮੈਂ ? ਕਿਉਂ ਮੇਰੇ ਗਲੋਂ ਇਹ ਗੱਲ ਨਹੀਂ ਲਹਿੰਦੀ ? 
ਕਿਉਂਕਿ ਮੈਂ ਟਿਕ ਕੇ ਨਹੀਂ ਬੈਠਦਾ। ਉਸ ਵੇਲੇ ਖਿਆਲ 
ਆਉਂਦਾ ਹੈ, ਮਹਾਂਪੁਰਸ਼ ਦਸਦੇ ਨੇ ਕਿ ਗੱਲ ਕੋਈ ਨਹੀਂ, ਤੈਨੂੰ 
ਪਰਮ ਅਵਸਥਾ ਪਾਪਤ ਹੋਣ ਦਾ ਇਕੋ ਇਕ ਸਾਧਨ ਹੈ ਕਿ 
ਤੂੰ ਇਹ ਚੀਜ਼ਾਂ ਲਾਹੁਣੀਆਂ ਸ਼ੁਰੂ ਕਰ। ਪਹਿਲਾਂ ਤਾਂ ਮੋਟਾ 
ਜਿਹਾ ਹਿਸਾਬ ਹੈ, ਗੁਰੂ ਕੋਈ ਬੇਇਨਸਾਫੀ ਨਹੀਂ ਕਰਦਾ। ਜੇ 
ਅਸੀਂ ਗੁਰ ਨੂੰ “ਮੈਂ” ਵੀ ਦੇ ਦੇਈਏ, ਤਨ ਦੇ ਦੇਈਏ, ਮਨ ਦੇ 
ਦੇਈਏ, ਧਨ ਦੇ ਦੇਈਏ, ਤਿੰਨਾਂ ਦੇ ਵਿਚ ਕੀ ਹੁੰਦਾ ਹੈ? 
ਜਿਹੜਾ ਮਨ ਹੈ ਇਸ ਨੂੰ 'ਅੰਤਸ਼ਕਰਣ' ਕਹਿੰਦੇ ਨੇ ਕਿਉਂਕਿ 
ਮਨ ਤਾਂ ਫੁਰਨੇ ਕਰਨ ਵਾਲਾ ਹੈ, ਬੁੱਧੀ ਵੀ ਜਿਹੜੀ ਹੈ ਉਹ 
ਵੀ ਆਦਮੀ ਨੂੰ ਬਹੁਤ ਖਰਾਬ ਕਰਦੀ ਹੈ । ਜਿੰਨਾਂ ਚਿਰ 
ਆਦਮੀ ਬੁੱਧੀ ਦੇ ਵਿਚ ਹੈ, ਓਨਾਂ ਚਿਰ 'ਮੈਂ” ਉਸ ਦੇ ਨਾਲ ਹੈ। 
ਉਸ ਦੇ ਨਾਲ ਮੇਰੀ ਬੁੱਧੀ ਹੈ, ਮੇਰਾ ਚਿੱਤ ਹੈ। ਜਦੋਂ ਇਨ੍ਹਾਂ ਨੂੰ 
ਸਾਰੀਆਂ ਨੂੰ ਚੁੱਕ ਕੇ ਗੁਰੂ ਦੇ ਚਰਨਾਂ ਵਿਚ ਦੇ ਦੇਵੇਗਾ - 
ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ 
ਪੰਨਾ - 670 
ਜਦੋਂ ਕਰ ਦਿਤਾ ਉਸ ਦਾ, ਇਮਾਨਦਾਰੀ ਨਾਲ ਕਰ 
ਦਿਤਾ, ਉਸ ਵੇਲੇ ਫੇਰ ਆਪਣਾ ਤਾਂ ਕੁਝ ਬਾਕੀ ਨਹੀਂ ਬਚਦਾ, 
ਫੇਰ ਉਸ ਦੀ ਅਵਸਥਾ ਕਦੇ ਬੈਠਕੇ ਅਭਿਆਸ ਕਰਕੇ ਦੇਖਿਓ, 
ਸਭ ਕੁਝ ਦੇ ਦਿਓ ਗੁਰੂ ਨੂੰ। ਆਪ ਦੇਖਿਓ ਕਿ ਅਸੀਂ ਕੀ 
ਕਹਿੰਦੇ ਹਾਂ ਪਿੱਛੇ। ਉਸ ਵੇਲੇ ਪੂਰਨ ਗਿਆਨ ਹੋ ਜਾਇਆ 
ਕਰਦਾ ਹੈ - ਥੋੜ੍ਹੀ ਜਿਹੀ ਦੇਰ ਵਿਚ ਹੀ, ਕਿਉਂਕਿ ਗੁਰੂ 
ਮਿਹਰ ਕਰਦਾ ਹੈ। ਗੁਰੂ ਕੋਈ ਪੱਥਰ ਨਹੀਂ ਹੈ ਕਿ ਉਹ 


ਲੇਕਿਨ ਉਸ ਦੇ ਵਿਚ 'ਮੈਂ” ਫੇਰ ਵਸ ਜਾਇਆ ਕਰਦੀ ਹੈ । 
ਜਦੋਂ ਅਸੀਂ 'ਮੈਂ? ਨੂੰ ਵੀ ਦੇ ਦਿੰਦੇ ਹਾਂ ਫੇਰ ਇਹ ਪਰਮ ਅਨੰਦ 
ਹੋ ਜਾਂਦਾ ਹੈ, ਪਰਮ ਮੰਨ ਹੋ ਜਾਂਦਾ ਹੈ। ਇਹ ਗੱਲਾਂ 


ਰਾਜਾ ਜਨਕ ਬੜਾ ਦੁਖੀ ਹੋ ਰਿਹਾ ਸੀ। 8 ਸਾਲ ਤੋੱ 
ਇਕ ਸੁਪਨੇ ਦੇ ਨਾਲ ਪੀੜਤ ਸੀ। ਨਾ ਤਾਂ ਕਿਸੇ ਨੰ 
ਦਸਦਾ ਸੀ ਕਿ ਮੈਨੂੰ ਕੀ ਹੈ? ਮੈਂ ਕੀ ਪੁੱਛਣਾ ਚਾਹੁੰਦਾ ਹਾਂ ? 


ਜ਼ਿਆਦੇ ਗਰੀਬੀ ਦੀ ਹਾਲਤ ਦੇਖੀ, ਮਜਬੂਰੀ ਦੀ ਹਾਲਤ 


5।। 58000 9800 500। 4। ੬03) 


11 


ਦੇਖੀ ਤੇ ਦੂਸਰੇ ਪਾਸੇ ਤਖਤ ਤੇ ਬੈਠਾ ਹੈ - 

ਨਰਪਤਿ ਏਕੁ ।ਸੈਘਸ਼ਨਿ ਸੋਇਆ ਸ਼ਪਨੇ ਗਇਆ ਭਿਖਾਗੀ/ 

ਅਛਤਾ ਰਾਜਾ ਬਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਗੀਂ/ 

ਪੰਨਾ - 658 

ਰਾਜ ਤਾਂ ਉਸ ਦੇ ਕੋਲ ਸੀ ਲੇਕਿਨ ਰਾਜ ਹੁੰਦੇ ਹੋਏ 
ਵੀ ਉਸ ਨੂੰ ਇਹ ਅਧਿਆਸ ਹੋ ਗਿਆ ਕਿ ਮੇਰਾ ਰਾਜ 
ਜਾਂਦਾ ਰਿਹਾ ਤੇ ਹੁਣ ਮੈਂ ਜਿਹੜੀ ਅਵਸਥਾ ਦੇ ਵਿਚ ਹਾਂ, 
ਮੈਂ ਜਿਹੜਾ ਜਾਗ ਕੇ ਲੋਕਾਂ ਨਾਲ ਗੱਲ ਕਰਦਾ ਹਾਂ, ਕਿਤੇ 
ਇਹ ਸੁਪਨਾ ਤਾਂ ਨਹੀਂ ਹੈ ? ਉਹ ਸੱਚਾ ਹੈ ਜਾਂ ਇਹ ਸੱਚਾ 
ਹੈ ? ਫੈਸਲਾ ਨਹੀਂ ਕਰ ਸਕਦਾ, 8 ਸਾਲ ਲੈਘ ਗਏ । ਵੱਡੇ- 
ਵੱਡੇ ਵਿਦਵਾਨ ਸਾਰੇ ਭਾਰਤ ਵਰਸ਼ ਦੇ ਮੰਗਾ ਲਏ, ਸੇਵਾ 
ਬਹੁਤ ਕਰਦਾ ਹੈ, ਪਿਛੇ ਪੈਸੇ ਭੇਜਦਾ ਹੈ ਜਿਥੇ ਜਿਥੇ ਦੇ 
ਉਹ ਹਨ ਲੇਕਿਨਿ ਇਹ ਬੇਨਤੀ ਕਰਦਾ ਹੈ ਕਿ ਮਹਾਰਾਜ! 
ਜਦੋਂ ਤਕ ਤੁਸੀਂ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਦਿੰਦੇ 
ਓਨੀਂ ਦੇਰ ਤੱਕ ਤੁਸੀਂ ਜਾ ਨਹੀਂ ਸਕਦੇ । 

ਸੋ ਇਕ ਬੁੱਧੀਵਾਨ ਬਾਲਕ, ਜਿਸ ਦੇ ਅੰਦਰ 
ਕੁਦਰਤੀ ਤੌਰ ਤੇ ਪ੍ਰਕਾਸ਼ ਸੀ, ਛੋਟੀ ਜਿਹੀ ਉਮਰ ਦਾ 8- 
9 ਸਾਲ ਦਾ ਜਾਂ 10 ਸਾਲ ਦਾ, ਕਿਸ਼ੋਰ ਅਵਸਥਾ ਦਾ 
ਬਾਲਕ ਲਿਖਿਆ ਹੈ, ਜਦੋਂ ਉਸ ਨੇ ਇਹ ਗੱਲ ਸੁਣੀ ਤੇ 
ਨਾਲ ਇਹ ਵੀ ਸੁਣਿਆ ਕਿ ਇਕ ਉਹ ਸਵਾਲ ਕਰਦਾ 
ਹੈ - “ਇਹ ਸੱਚਾ ਕਿ ਉਹ ਸੱਚਾ ?” ਉਸ ਵੇਲੇ ਉਹ ਕਹਿਣ 
ਲੱਗਿਆ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਹੈ, ਇਹ 
ਐਡੇ-ਐਡੇ ਵਿਦਵਾਨ ਬੈਠੇ ਨੇ ਭਾਰਤ-ਵਰਸ਼ ਦੇ ਜਿਨ੍ਹਾਂ ਦੇ 
ਵੱਡੇ-ਵੱਡੇ ਭਾਸ਼ ਲਿਖੇ ਹੋਏ ਨੇ ਵੇਦਾਂ ਤੇ, ਸਿਮ੍ਤੀਆਂ ਤੇ, 
ਉਪਨਿਸ਼ਦਾਂ ਤੇ, ਉਹ ਇਸ ਨਿੱਕੀ ਜਿਹੀ ਗੱਲ ਦਾ ਜਵਾਬ 
ਕਿਉਂ ਨਹੀਂ ਦੇ ਸਕਦੇ ? ਮਾਂ ਨੂੰ ਕਹਿਣ ਲੱਗਿਆ ਕਿ ਮੈਨੂੰ 
ਭੇਜ। ਪਾਲਕੀ ਤਿਆਰ ਕਰਾ ਕੇ ਰਾਜੇ ਜਨਕ ਦੀ 
ਰਾਜਧਾਨੀ ਮਿਥਲਾਪੁਰੀ 'ਚ ਆ ਜਾਂਦਾ ਹੈ। ਉਥੇ ਜਾ ਕੇ 
ਉਸ ਨੇ ਕਿਹਾ ਕਿ ਮੈਂ ਸਵਾਲ ਦਾ ਜਵਾਬ ਦੇਣ ਆਇਆ 
ਹਾਂ। ਛੋਟਾ ਜਿਹਾ ਬੱਚਾ ਹੈ, ਸਰੀਰ ਵਿਚ ਅੱਠ ਵਲ ਪੈਂਦੇ 
ਨੇ। ਸਭਾ ਲਗ ਜਾਂਦੀ ਹੈ। ਜਿਸ ਵਕਤ ਸਭਾ ਲੱਗੀ ਤੋੱ 
ਬਾਅਦ ਇਹ ਬੱਚਾ ਸਿੰਘ ਦੁਆਰ ਤੋਂ ਲੈਘ ਕੇ ਦਰਬਾਰ 
ਵਿਚ ਨੂੰ ਆਉਂਦਾ ਹੈ ਤਾਂ ਇਸ ਦੇ ਸਰੀਰ ਵਿਚ 8 ਵਲ 
ਪੈਂਦੇ ਨੇ, ਝਾਕਦਾ ਕਿਧਰੇ ਨੂੰ ਹੈ, ਪੈਰ ਕਿਧਰੇ ਨੁੰ ਰਖਦਾ 


ਹੈ, ਹੱਥ ਕਿਧਰੇ ਨੂੰ ਹਿਲਾਉਂਦਾ ਹੈ। ਇਸ ਤਰ੍ਹਾਂ ਦੇ ਨਾਲ 
ਸਰੀਰ ਦਾ ਕਦੇ ਕੋਈ ਅੰਗ ਹਿਲਦਾ ਹੈ, ਕਦੇ ਕੋਈ ਹਿਲਦਾ 
ਹੈ। ਇਹ ਦੇਖ ਕੇ ਜਿੰਨੀ ਸਭਾ ਬੈਠੀ ਸੀ - ਵੱਡੇ-ਵੱਡੇ 
ਮਹਾਂਪੁਰਸ਼ਾਂ ਦੀ, ਜਿਨ੍ਹਾਂ ਦੇ ਮਨ ਵਿਚ ਹੁਣ ਤੋਂ ਥੋੜ੍ਹੀ ਦੇਰ 
ਪਹਿਲਾਂ ਇਹ ਸ਼ਰਧਾ ਸੀ, ਜਗਿਆਸਾ ਸੀ ਕਿ ਉਹ ਬੱਚਾ 
ਕਿਹੜਾ ਹੋਇਆ ਜਿਹੜਾ ਐਡਾ ਵੱਡਾ ਪ੍ਰਸ਼ਨ ਹੱਲ ਕਰ 
ਦਏਗਾ ਜਿਹੜਾ ਸਾਥੋਂ ਨਹੀਂ ਹੋ ਰਿਹਾ, 8 ਸਾਲ ਤੋ ਅਸੀਂ 
ਲਗਾਤਾਰ ਇਕੱਠੇ ਹੋ` ਕੇ ਮੀਟਿੰਗਾਂ ਕਰਦੇ ਹਾਂ, ਗੋਸ਼ਟੀਆਂ 
ਕਰਦੇ ਹਾਂ ਤੇ ਕਿਸੇ ਨੂੰ ਵੀ ਇਸ ਦਾ ਜਵਾਬ ਨਹੀਂ ਆ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਰਿ 
ਵਿਦਵਾਨਾਂ ਦੀ ਨਹੀਂ ਹੈ ਇਹ ਤਾਂ ਅਗਿਆਨੀਆਂ ਦੀ 
ਸਭਾ ਹੈ ਸਾਰੀ, ਉਸ ਵੇਲੇ ਇਹ ਵੀ ਹੋ ' ਦੇ ਨਾਲ 


ਨੇ, ਮਹਾਂਪੁਰਸ਼ ਬੈਠੇ ਨੇ ਇਨ੍ਹਾਂ ਦੇ ਮਨ ਵਿਚ ਆਪ ਦਾ 
ਸ਼ਬਦ ਸੁਣਨ ਤੋਂ ਬਾਅਦ ਬੜਾ ਭਾਰਾ ਖੇਦ ਹੋਇਆ ਹੈ ਤੇ 
ਇਸ ਖੇਦ ਕਰਕੇ ਹੀ ਇਹ ਸਾਰੇ ਬੋਲ-ਕੁਬੋਲ ਬੋਲ ਰਹੇ ਨੇ, 
ਬਹੁਤ ਜ਼ਿਆਦਾ ਕੌਧਿਤ ਹੋਏ ਹੋਏ ਨੇ। ਆਪ ਕ੍ਰਿਪਾ ਕਰੋ, 
ਇਨ੍ਹਾਂ ਨੂੰ ਸ਼ਾਂਤ ਕਰੋ ਤੇ ਆਪ ਇਸ ਗੱਲ ਦਾ ਨਿਰਣਾ 
ਕਰਕੇ ਦੱਸੋ ਕਿ ਆਪ ਨੇ ਇਸ ਸ਼ਬਦ ਦਾ ਪ੍ਰਯੋਗ ਕਿਉਂ 
ਕੀਤਾ ? 

ਅਸ਼ਟਾਵਕਰ ਜੀ ਕਹਿਣ ਲੱਗੇ, ਰਾਜਨ ! ਮੈ” 
ਬਿਲਕੁਲ ਸਹੀ ਪ੍ਰਯੋਗ ਕੀਤਾ ਹੈ। ਇਹ ਆਪਣੀ ਬੁੱਧੀ ਦੇ 
ਨਾਲ ਵਿਚਾਰ ਕਰਨ। ਦੇਖੋ, ਮੈਂ ਆਇਆ ਤੇ ਇਹ ਹੱਸੇ 
ਕਿਉਂ ਨੇ ? ਪਹਿਲਾਂ ਇਨ੍ਹਾਂ ਨੂੰ ਪੁੱਛੋ । ਪਹਿਲਾਂ ਕਿਉਂ ਨਹੀਂ 


ਨਹੀਂ ਹੈ ਕਿਉ'ਕਿ ਇਹ ਤਾਂ ਹੈ ਹੀ 
ਅਗਿਆਣੀ ਮੀ ਨੇ ਸਿਆਣਾ ਬੰਦਾ ਅੰਨ੍ਹਿਆਂ ਦਾ ਗੁੱਸਾ 
ਨਹੀਂ ਕਰਿਆ ਕਰਦਾ ਪਰ ਮੈਨੂੰ ਇਹ ਸੀ ਕਿ ਮੈਂ ਜਿਸ 
ਸਭਾ ਦੇ ਵਿਚ ਜਾ ਰਿਹਾ ਹਾਂ, ਉਹ ਭਾਰਤਵਰਸ਼ ਦੇ ਬਹੁਤ 
ਵੱਡੇ ਵਿਦਵਾਨਾਂ ਦੀ ਸਭਾ ਹੈ, ਵੱਡੇ ਵੱਡੇ ਰਿਸ਼ੀ-ਮੁਨੀ 
ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਆਏਗੀ ਤੇ 
ਮੈਂ ਦੇ ਦਰਸ਼ਨਾਂ ਲਈ ਪੂਰੀ ਸ਼ਰਧਾ ਨਾਲ ਆ ਰਿਹਾ 
ਹਾਂ ਪਰ ਜਿਸ ਵਕਤ ਇਨ੍ਹਾਂ ਨੇ ਹਾਸਾ 


ਕਰਿਆ ਤਾਂ ਮੇ 
ਦੇ ਅੰਦਰ ਮੇਰਾ ਨਿਸ਼ਚਾ ਜਿਹੜਾ 


ਓਇ 


ਮੈਂ ਇਸ ਸ਼ਬਦ ਦਾ ਇਨ੍ਹਾਂ ਲਈ ਪ੍ਰਯੋਗ ਕੀਤਾ ਹੈ ਕਿ 
ਇਨ੍ਹਾਂ ਨੇ ਚੰਮ ਨੂੰ ਦੇਖਿਆ ਹੈ, ਆਤਮਾ ਨੂੰ ਨਹੀਂ 
ਦੇਖਿਆ। ਸੋ ਆਤਮ ਵਿਸ਼ੈਣੀ ਬੁੱਧ ਨਾ ਹੋਣ ਕੇ, ਚਰਮ 
ਵਿਸ਼ੈਣੀ ਬੁੱਧ ਹੋਣ ਕਰਕੇ ਕੁਦਰਤੀ ਤੌਰ ਤੇ ਉਥੇ ਇਹ 
ਵਿਸ਼ੇਸ਼ਣ ਦੇਣਾ ਬਣਦਾ ਹੈ ਜੋ ਮੈਂ ਦਿਤਾ ਹੈ। ਇਹ 
ਵਿਦਵਾਨ ਇਸ ਗੱਲ ਦਾ ਨਿਰਣਾ ਕਰਨ ਤੇ ਫੇਰ ਮੇਰੇ ਨਾਲ 
ਅੱਗੇ ਗੱਲ ਕਰਨ। 

ਜਦੋਂ ਇਹ ਬਚਨ ਉਸ ਛੋਟੇ ਬੱਚੇ ਤੋਂ ਸੁਣੇ ਤਾਂ ਸਾਰੇ 
ਨੀਵੀਂਆਂ ਪਾ ਗਏ ਕਿ ਕੇਵਲ ਸਾਡੇ ਅੰਦਰ ਗਿਆਨ ਹੈ। 
ਜਦੋਂ ਅਸੀਂ ਗੱਲਬਾਤ ਕਰਨੀ ਹੁੰਦੀ ਹੈ, ਉਸ ਵੇਲੇ ਤਾਂ 
ਸਾਡਾ ਗਿਆਨ ਪ੍ਰਕਾਸ਼ ਹੋ ਜਾਂਦਾ ਹੈ ਤੇ ਅਸੀਂ ਵੱਡੇ-ਵੱਡੇ 
ਮੰਤਕ ਕਹਿੰਦੇ ਹਾਂ ਲੇਕਿਨ ਸਾਡੇ ਅੰਦਰ ਨਿਸ਼ਚੇ-ਪੂਰਵਕ 
ਗਿਆਨ ਨਹੀਂ ਹੈ, ਬੁੱਧੀ-ਮੰਡਲ ਦਾ ਗਿਆਨ ਹੈ ਤੇ 
ਆਤਮ ਮੰਡਲ ਦਾ ਗਿਆਨ ਸਾਨੂੰ ਪਾਪਤ ਨਹੀਂ ਹੋਇਆ। 
ਅਸੀਂ ਆਤਮਾ ਨੂੰ ਜਾਨਣ ਦਾ ਯਤਨ ਤਾਂ ਕਰਦੇ ਹਾਂ ਪਰ 
ਜਾਣ ਨਹੀਂ ਸਕੇ । ਥੋੜ੍ਹੀ ਦੇਰ ਵਾਸਤੇ ਮਨ ਦੇ ਫੁਰਨੇ ਰੋਕ 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


12 


੧3101੫1500)60131.60।। 


ਕੇ ਜਦੋਂ ਅਸੀਂ ਖਿਆਲ ਕੇਂਦਰਿਤ ਕਰਦੇ ਹਾਂ, ਓਨਾਂ ਕੁ 
ਚਿਰ ਸਾਨੂੰ ਆਤਮਕ ਗਿਆਨ ਰਹਿੰਦਾ ਹੈ, ਫੇਰ ਚਰਮ 


ਕਿਸੇ ਨੂੰ ਕੋਈ ਇਤਰਾਜ਼ ਹੋਵੇ, ਉਸ ਨੇ ਪੁਛਿਆ ਕਿ 
ਮਹਾਂਪੁਰਸ਼ੋ ! ਹੁਣ ਦੱਸੋ ਕੋਈ ਆਪ। ਜਦੋਂ ਕੋਈ ਜਵਾਬ ਨਾ 
ਆਇਆ, ਉਸ ਵੇਲੇ ਇਹ ਜਾ ਕੇ ਬੈਠ ਜਾਂਦਾ ਹੈ ਤੇ 
ਕਹਿੰਦਾ ਹੈ ਕਿ ਸਵਾਲ ਕਰੋ। 
ਸਵਾਲ ਕੀਤਾ ਕਿ ਇਹ ਸੱਚਾ ਹੈ ਜਾਂ ਉਹ ਸੱਚਾ ਹੈ ? 

ਉਸ ਵੇਲੇ ਉਸ ਨੇ ਕਿਹਾ, “ਰਾਜਨ! ਖੋਲ੍ਹ ਕੇ ਨਹੀਂ 
ਤੂੰ ਗੱਲ ਕਰ ਰਿਹਾ, ਇਸੇ ਕਰਕੇ ਤੂੰ ਦੁਖੀ ਹੋਇਆ ਹੈ'। 
ਵੱਡੇ-ਵੱਡੇ ਮਹਾਤਮਾ ਇਸ ਸਭਾ ਦੇ ਵਿਚ ਬੈਠੇ ਨੇ, ਤੂ ਖਲ 
ਕੇ ਨਹੀਂ ਦਸਦਾ, ਇਸ ਕਰਕੇ ਇਹ ਜਵਾਬ ਨਹੀਂ ਦੇ ਸਕੇ ਕੇ 
ਜਿ 
ਤੇਰਾ ਪਰਦਾ ਫਾਸ਼ ਨਾ ਹੋ ਜਾਵੇ, ਉਹ ਇਹ ਹੈ ਕਿ ਇਹ 
ਵੀ ਝੂਠਾ ਉਹ ਵੀ ਝੂਠਾ।” 

ਐਨੀ ਗੱਲ ਕਹੀ, ਨਾ ਉਹ ਸੁਣਨ ਵਾਲਿਆਂ ਦੇ 
ਸਮਝ ਵਿਚ ਆਈ, ਨਾ ਰਾਜੇ ਜਨਕ ਨੂੰ ਕੋਈ ਨਿਹਚਾ 
ਆਇਆ। 


ਕਹਿਣ ਲੱਗਿਆ, “ਮਹਾਰਾਜ ! ਮੈਂ ਪੂਰੀ ਤਰ੍ਹਾਂ 
ਸਮਝਿਆ ਨਹੀਂ।”? 

ਕਹਿਣ ਲੱਗੇ, “ਪੂਰੀ ਤਰ੍ਹਾਂ ਗੱਲ ਕਰ, ਜੇ ਤੂੰ ਨਹੀਂ 
ਕਰਦਾ ਤਾਂ ਅਸੀਂ ਦੱਸ ਦਿੰਦੇ ਹਾਂ। ਅੱਠ ਸਾਲ ਪਹਿਲਾਂ 
ਤੈਨੂੰ ਇਕ ਸੁਪਨਾ ਆਇਆ ਸੀ। ਕਿਸੇ ਸ਼ਕਤੀਸ਼ਾਲੀ ਰਾਜੇ 
ਨੇ ਰਾਜ-ਗੱਦੀ ਖੋਹ ਲਈ ਸੀ, ਉਸ ਤੋਂ ਬਾਅਦ ਤੈਨੂੰ 
ਬੇਇਜ਼ਤ ਕਰਕੇ ਰਾਜ ਵਿਚੋਂ ਕੱਢ ਦਿਤਾ ਗਿਆ ਸੀ, ਤਂ 
ਬਹੁਤ ਦੁਖ ਪਾਇਆ ਤੇ ਉਹ ਸੁਪਨਾ ਐਨਾ ਗਹਿਰਾ 
ਚਲਿਆ ਗਿਆ ਕਿ ਤੇਰੇ ਦਿਮਾਗ ਦੇ ਅੰਦਰ ਤੇ ਤੇਰੇ 
ਮਨ ਅੰਦਰ ਐਨਾ ਭਰਮ ਬਣ ਗਿਆ ਕਿ ਤੈਨੂੰ ਨਿਰਣਾ 
ਕਰਨਾ ਅਖਾ ਹੋ ਗਿਆ ਕਿ ਇਹ ਸੱਚਾ ਹੈ ਜਾਂ ਉਹ ਸੱਚਾ 
ਹੈ। ਰਾਜਨ ! ਦਰਅਸਲ ਇਹ ਦੋਵੇਂ ਝੂਠੇ ਨੇ। ਜਿਨਾ ਸੈਸਾਰ 
ਹੈ, ਚਾਹੇ ਇਸ ਦੇ ਵਿਚ ਜਾਗਰਤ ਅਵਸਥਾ ਹੈ, ਚਾਹੇ 
ਸੌਣ ਤੋਂ ਬਾਅਦ ਕੋਈ ਸੁਪਨ ਅਵਸਥਾ ਹੈ, ਇਹ ਦੋਵੇਂ ਝੁਠੇ 
ਨੇ। ਇਥੇ ਸਤਿ ਅਵਸਥਾ ਕੇਵਲ ਪ੍ਮੇਸ਼ੂਰ ਦੀ ਹੈ ਕਿਉਂਕਿ 
ਇਸ ਸੈਸਾਰ ਦੇ ਅੰਦਰ ਨਾ ਕੋਈ ਹੋਇਆ ਹੈ ਤੇ ਨਾ ਕਿਸੇ 
ਨੇ ਹੋਣਾ ਹੈ। ਇਹ ਤਾਂ ਅਕਾਲ-ਪੁਰਖ ਆਪਣੀ ਖੇਡ ਆਪ 
ਕਰ ਰਿਹਾ ਹੈ। ਉਸ ਦੇ ਨਾਲ ਆਦਮੀ 'ਮੈਂ” ਦੇ ਵਿਚ ਜਾਣ 
ਕਰਕੇ “ਮੈਂ” ਧਾਰਨ ਕਰ ਲੈਂਦਾ ਹੈ। ਮੈਂ” ਧਾਰਨ ਕਰਕੇ ਦੁਖੀ 
ਹੁੰਦਾ ਹੈ।” 


ਸੋ ਇਸ ਨਾਲ ਰਾਜ ਜਨਕ ਨੂੰ ਸ਼ਾਂਤੀ ਆ ਗਈ। 


5।। 58000 9800 500। 4। ੬03) 


13 


ਸਾਰਿਆਂ ਦਾ ਧਨਵਾਦ ਕਰਿਆ, ਨਾਲ ਦੀ ਨਾਲ ਉਸ ਨੇ 
ਐਲਾਨ ਕੀਤਾ ਕਿ ਮੈਂ ਅੱਜ ਐਡੀ ਵਿਦਵਾਨ ਸਭਾ ਦੇ 
ਵਿਚ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ। 

ਅਸ਼ਟਾਵਕਰ ਨੇ ਕਿਹਾ ਕਿ ਤੈਨੂੰ ਐਨਾ ਦੁੱਖ ਕੇਵਲ 
ਇਸ ਕਰਕੇ ਝੱਲਣਾ ਪਿਆ ਕਿਉਂਕਿ ਤੁੰ ਨਿਗੁਰਾ ਹੈਂ ਅਜੇ 
ਤੱਕ। ਸੋ ਉਸ ਵੇਲੇ ਉਸ ਨੇ ਗੁਰੂ ਧਾਰਨ ਕਰਨ ਵਾਸਤੇ 
ਐਲਾਨ ਕੀਤਾ ਕਿ ਜਿਹੜਾ ਮੈਨੂੰ ਘੋੜੇ ਦੀ ਰਕਾਬ ਵਿਚ 
ਦੇਵੇ, ਉਹ ਮੇਰਾ ਗੁਰੂ ਹੈ। ਕਿਸੇ ਦੀ ਹਿੰਮਤ ਨਹੀਂ ਪੈਂਦੀ 
ਕਿ ਜਾ ਕੇ ਚੰਦਨ ਦੀ ਕੁਰਸੀ ਤੇ ਬੈਠੇ ਤੇ ਇਸ 
ਗਿਆਨ ਕਰਾਵੇ । ਉਸ ਵੇਲੇ ਉਹ ਬੱਚਾ ਫੇਰ ਉਠਿਆ, ਉਸ 
ਨੇ ਜਾ ਕੇ ਚੈਦਨ ਦੀ ਕੁਰਸੀ ਤੇ ਬੈਠ ਕੇ ਕਿਹਾ, “ਰਾਜਨ! 
ਘੋੜਾ ਮੰਗਵਾ।” 
“ਘੋੜਾ ਮੰਗਵਾ ਲਿਆ।” 
ਕਹਿੰਦੇ, “ਹੁਣ ਦੱਸ ਕੀ ਕਹਿੰਦਾ ਹੈਂ 7? 

ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਘੌੜੇ ਦੇ 
ਬਰਾਬਰ ਖੜ੍ਹਾ ਹੋ ਗਿਆ, ਹੈਨੇ ਨੂੰ ਹੱਥ ਨਾਲ ਫੜ ਲਿਆ 
ਤੇ ਤਿਆਰ ਹੋ ਗਿਆ ਕਿ ਮੈਂ ਦੂਜੇ ਪਾਸੇ ਜਾਵਾਂ, ਨਾਲ 
ਕਹਿਣ ਲੱਗਿਆ, “ਮਹਾਰਾਜ! ਮੈਂ ਇਹ ਸ਼ਰਤ ਪੇਸ਼ ਕੀਤੀ 
ਹੈ ਕਿ ਮੋਰਾ ਗੁਰੂ ਉਹ ਹੋਏਗਾ ਜਿਹੜਾ ਮੈਨੂੰ ਘੋੜੇ ਤੇ 
ਚੜ੍ਹਦੇ-ਚੜ੍ਹਦੇ ਨੂੰ ਗਿਆਨ ਕਰਾ ਦੇਵੇ ।” 
ਕਹਿੰਦੇ, “ਠੀਕ ਹੈ।” ਰਾਜਾ ਘੋੜੇ ਤੇ ਚੜ੍ਹਨ ਲੱਗਿਆ। 

ਕਹਿੰਦੇ, “ਰਾਜਨ ! ਠਹਿਰ! ਜਦੋਂ ਤੇਨੂੰ ਗਿਆਨ ਹੋ 
ਗਿਆ ਉਸ ਵੇਲੇ ਤੇਰੀ ਕੋਈ ਚੀਜ਼ ਆਪਣੀ ਨਹੀਂ 


੮੪ ੨੨੧੪ 


ਰਹਿਣੀ, ਫੇਰ ਤੂੰ ਗੁਰੂ ਦਕਸ਼ਣਾ ਕਿਥੋਂ ਦੇਵੇਂਗਾ ?” 
ਰਾਜਾ ਸੋਚਣ ਲੱਗ ਗਿਆ। 
ਕਹਿੰਦਾ, “ਮਹਾਰਾਜ! ਆਪ ਕ੍ਰਿਪਾ ਕਰੋ।” 

ਕਹਿੰਦੇ, “ਰਾਜਨ! ਗਿਆਨ ਹੋ ਗਿਆ, ਤਾਂ ਰਾਜ 
ਨਾਲ ਤੇਰਾ ਲਗਾਓ ਨਹੀਂ ਰਹਿਣਾ, ਪਰਿਵਾਰ ਨਾਲ 
ਹੱਰਣਾ. ਟੇ ਦਟਾਹਗ਼ ਵਿਵ ੮ਹੇਵ ਜਾਏਹਾ, ਤੱਤ ਦਾ ਤੈਨੁੰ 


ਗਿਆਨ ਹੋ ਜਾਏਗਾ। ਇਸ ਕਰਕੇ ਤੁੰ`ਗੁਰੁ ਦਕਸ਼ਣਾ 
ਪਹਿਲਾਂ ਦੇ ਜਾ ਸਾਨੂੰ - ਅਗਿਆਨ ਅਵਸਥਾ ਵਿਚ ।” 
ਕਿਉਂਕਿ ਜਿਹੜਾ ਇਲਾਜ ਹੈ, ਇਹ ਸਾਰਾ ਮਹਾਰਾਜ 
ਹਿੰਦੇ ਨੇ - 
ਹਉਮੈ ਦੀਰਘ ਗੌਗੂ` ਹੈ ਦਾਰੂ ਭੀ /ਇਸ਼ ਮਾਹਿ 
ਕਿਰਪਾ ਕਰੇ ਜੋ ਆਪਣਾ ਤਾ ਗੁਰ ਕਾ ਸ਼ਬਦ ਕਮਾਹਿ ॥ 
ਪੰਨਾਂ - 466 
ਹਉਮੈ ਦੀ ਦਾਰੂ ਹਉਮੈ ਵਿਚ ਰੱਖੀ ਹੋਈ ਹੈ, 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਗਿਆਨ ਵਿਚ ਨਹੀਂ ਹੈ; ਅਗਿਆਨ ਦੇ ਵਿਚ ਹਉਮੈ ਦੀ 
ਦਾਰੂ ਰੱਖੀ ਹੋਈ ਹੈ। 
ਸੋ ਕਹਿਣ ਲੱਗੇ, “ਦੱਸੋ ਮਹਾਰਾਜ! ਆਪ ਕੀ ਚਾਹੁੰਦੇ ਹੋ ?” 


ਕਹਿੰਦੇ, “ਮੈਨੂੰ ਤੂੰ ਤਿਨ ਚੀਜ਼ਾਂ ਦੇ ਦੇ, ਤਨ ਦੇ ਦੇ, 
ਮਨ ਦੇ ਦੇ, ਧਨ ਦੇ ਦੇ। 

ਉਸ ਵੇਲੇ ਜਦੋਂ ਇਸ ਨੇ ਇਸ ਗੱਲ ਦਾ ਨਿਰਣਾ 
ਰਾਣੀਆਂ ਨਾਲ ਕੀਤਾ ਤੇ ਉਨ੍ਹਾਂ ਨੇ ਕਿਹਾ, “ਠੀਕ ਹੈ, 
ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ” ਤੇ ਇਸ ਨੇ ਆ 
ਕੇ ਸਮਰਪਣ ਕਰ ਦਿਤਾ, ਪਾਣੀ ਦੀ ਚੂਲ੍ਹੀਂ ਲਈ, 
ਕਹਿੰਦਾ, ਮਹਾਰਾਜ! ਮੇਰਾ ਮਨ, ਮੋਰਾ ਤਨ, ਮੇਰਾ ਧਨ 
ਤਹਛਾ ਟ'ਦੇਆ, ਅੱਜ ਤੋਂ ਬਾਅਦ ਮੇਰਾ ਕੁਝ ਨਾ ਰਿਹਾ। 


ਕਥੀਰ ਮੇਰਾ ਮੁਝ ਮਹਿ ਕਿਛੁ ਨਹੀ 
ਜੋ ਕਿਛੁ ਕਿਛੁ ਹੈ ਸੋ ਤੇਰਾ॥ ਪੰਨਾ - 1375 
ਇਹ ਮੈਂ ਤੈਨੂੰ ਦੇ ਦਿਤਾ ਸਾਰਾ - 
ਤੇਰਾ ਤੁਝ ਕਉਂ ਸ਼ਉੰਪਤੇ ਕਿਆ ਲਾਗੈ ਮੇਰਾ 
ਪੰਨਾ - 1375 


ਮੇਰੇ ਨਾਲ ਜਿਹੜਾ ਰਿਸ਼ਤਾ ਪਿਆ ਹੋਇਆ ਸੀ - 
ਤਨ ਨਾਲ, ਮਨ ਨਾਲ, ਧਨ ਨਾਲ, ਉਸ ਨੂੰ ਕੱਟ ਦਿਤਾ, 
ਕੱਟ ਕੇ ਉਸ ਵੇਲੇ ਉਹ ਚੁੱਪ ਕਰਕੇ ਖੜ੍ਹ ਗਏ ਤੇ ਇਹ 
ਪੈਰ ਚੁੱਕਣ ਲੱਗਿਆ। 

ਕਹਿੰਦੇ, “ਠਹਿਰ ਰਾਜਨ ! ਸਰੀਰ ਦੀ ਹਰਕਤ ਕਿਉਂ 
ਤੂੰ ਕਰੀ।” 

ਕਹਿੰਦਾ, “ਮਹਾਰਾਜ! ਮੈਂ ਘੋੜੇ ਤੇ ਚੜ੍ਹਨਾ ਹੈ।” 

ਕਹਿੰਦੇ, “ਸੋਚ, ਤੂੰ ਤਿਨ ਚੀਜ਼ਾਂ ਮੈਨੂੰ ਦੇ ਦਿਤੀਆਂ 
ਨੇ, ਸਰੀਰ ਵੀ ਦੇ ਦਿਤਾ ਹੈ। ਹੁਣ ਜੇ ਮੈਂ ਸਰੀਰ 
ਹਿਲਾਵਾਂਗਾ ਤਾਂ ਹਿੱਲੇਗਾ, ਤੇਰਾ ਘੋੜਾ ਧਨ ਦੇ ਵਿਚ ਆ 
ਗਿਆ ਤੇ ਫੁਰਨਾ ਤੁੰ ਮੈਨੂੰ ਦੇ ਦਿਤਾ, ਹੁਣ ਕਿਹੜੀ ਚੀਜ਼ 
ਹੈ ਤੇਰੇ ਅੰਦਰ, ਜਿਹੜੀ ਤੈਨੂੰ ਇਹ ਕਹਿੰਦੀ ਹੈ ਕਿ ਘੋੜੇ 
ਦੇ ਉਤੇ ਚੜ੍ਹ ਹੁਣ। ਨਾ ਤਾਂ ਘੋੜਾ ਤੇਰਾ ਹੈ, ਨਾ ਤਨ 
ਤੇਰਾ ਹੈ ਤੇ ਨਾ ਮਨ ਡੇਰਾ ਹੈ।” 

ਐਨੀ ਗੱਲ ਜਿਸ _ਵਕਤ ਸੁਣੀ ਉਸ ਨੇ, 


॥2੧ ੭ 


ਸ਼ਹਿਰ ਦੇ ਨੌੜੇ ਹੀ ਡਾਕੂ ਨੇ । ਉਹ ਮੇਰਾ ਧਨ ਤੇ ਹੋਰ ਸਾਰੇ 


ਸਾਥੀਆਂ ਨੂੰ ਲੁੱਟ ਕੇ ਲਿਜਾ ਰਹੇ ਨੇ। ਕ੍ਰਿਪਾ ਕਰ, ਸਿਪਾਹੀ 
ਭੇਜ। ਰਾਜਾ ਨਹੀਂ ਭੇਜ ਰਿਹਾ। 15 ਮਿੰਟ ਉਹ ਕਹਿੰਦਾ 
ਰਿਹਾ ਤੇ ਅਖੀਰ 15 ਮਿੰਟ ਬਾਅਦ ਉਸ ਨੇ ਬਹੁਤ ਕਰੌਧਿਤ 
ਹੋ ਕੇ ਬਹੁਤ ਭੈੜੇ ਸ਼ਬਦ ਵਰਤਣੇ ਸ਼ੁਰੂ ਕਰ ਦਿਤੇ ਕਿ ਕਿਹੋ 
ਜਿਹਾ ਰਾਜਾ ਹੈ, ਕਿਹੋ ਜਿਹਾ ਬੋਲਾ ਹੈ, ਸੁਣਦਾ ਹੈ ਪਰ 
ਕੁਝ ਨਹੀਂ ਕਰਦਾ, ਇਸ ਦੇ ਨਾਲੋਂ ਪਾਪੀ ਬੈਦਾ ਹੋਰ ਕੌਣ 
ਹੋ ਸਕਦਾ ਹੈ। ਦੁਨੀਆਂ ਵਿਚ ਜਿਹੜਾ ਫਰਿਆਦ ਨਾ ਸੁਣੇ। 
ਧਿਆਨ ਤਕ ਨਹੀਂ ਦਿਤਾ, ਟੱਸ ਤੋਂ ਮੱਸ ਨਹੀਂ ਹੁੰਦਾ, ਪੱਥਰ 
ਹੋਇਆ ਖੜ੍ਹਾ ਹੈ। ਅੱਧਾ ਘੰਟਾ ਜਦੋਂ ਬੀਤ ਗਿਆ ਇਸੇ 
ਤਰ੍ਹਾਂ, ਉਸ ਵੇਲੇ ਅਸ਼ਟਾਵਕਰ ਨੇ ਉਸ ਦੇ ਚਿਹਰੇ 


ਜੋ. ਨਰ ਦੁਖ ਮੈ ਦੁਖ  ਨਗੰ ਮਾਨੋ ॥ 

ਸੁਖ ਸਨੇਹ ਅਰ ਭੈ ਨਹੀ ਜਾ ਕੰ ਕੰਚਨ ਮਾਣੀ ਮਾਨੈ 

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭ ਮੋਹ ਅਭਿਮਾਨਾ/ 

ਹਰਖ' ਸੌਗ' ਤੇ ਰਹੈ ਨਿਆਰਉਂ ਨਾਹਹਿ ਮਾਨ ਅਪਮਾਨਾ॥ 

ਪੰਨਾ - ੪33 

ਇਹ ਸਾਰੀਆਂ ਦੂੰਦ ਦੀਆਂ ਅਵਸਥਾਵਾਂ ਖਤਮ ਹੋ 
ਗਈਆਂ ਇਸ ਦੀਆਂ। ਉਸ ਵੇਲੇ ਨੇ ਉਸਨੇ ਕਿਹਾ, “ਰਾਜਨ ! 
ਘੋੜਾ ਛੱਡ ਦੇ ।” 

ਚੜ੍ਹਨ ਦੀ ਲੋੜ ਨਹੀਂ ਪਈ, ਰਕਾਬ ਵਿਚ ਪੈਰ 
ਰੱਖਣ ਦੀ ਲੋੜ ਨਹੀਂ ਪਈ। ਘੋੜਾ ਛਡਾ ਕੇ ਤਖਤ ਤੇ 
ਬਿਠਾ ਦਿਤਾ। ਰਾਜਾ ਤਖਤ ਤੇ ਬੈਠ ਗਿਆ। 

ਅਸ਼ਟਾਵਕਰ ਨੇ ਕਿਹਾ, ਰਾਜਨ ! ਜਿਹੜਾ ਤੇਰਾ ਮਨ 
ਹੈ, ਹੁਣ ਮੈਂ` ਤੇਰੇ ਸਰੀਰ ਵਿਚ ਇਸ ਨੂੰ ਵਾਪਸ ਭੇਜਦਾ 
ਹਾਂ ਤੇ ਤੇਰਾ ਧਨ ਵੀ ਤੇਰੇ ਸਰੀਰ ਨੂੰ ਵਾਪਸ ਦਿੰਦਾ ਹਾਂ, 
ਸਰੀਰ ਨੂੰ ਵੀ ਮੈਂ ਤੇਰੇ ਨੂੰ ਤੈਨੂੰ ਵਾਪਸ ਦਿੰਦਾ ਹਾਂ ਤੇ ਇਸ 
ਦੇ ਨਾਲ ਹੁਣ ਤੂੰ ਰਾਜ ਕਰ ਤੇ ਜੋ ਵਿਧਾਨ ਹੈ ਉਸ ਦੇ 
ਮੁਤਾਬਿਕ ਚੱਲ । 
ਉਸ ਵੇਲੇ ਰਾਜੇ ਜਨਕ ਨੇ ਰਾਜ ਕਰਿਆ ਜਿਸ ਬਾਰੇ ਭਾਈ 
ਗੁਰਦਾਸ ਜੀ ਫੁਰਮਾਨ ਕਰਦੇ ਹਨ ਕਿ - 

ਭਗਤ ਵਡਾ ਰਾਜਾ ਜਨਕ ਹੈ 


ਗੁਰਮੁਖਿ ਮਾਇਆ ਵਿਚਿ ਉਦਾਸੀ 
ਗੁਰਦਾਸ ਜੀ ਵਾਰ 10/5 


ਮਾਇਆ ਵਿਚ ਉਦਾਸ ਕਿਉਂ ਹੋ ਗਿਆ ਕਿਉਂਕਿ 


(ਬਾਕੀ ਪੰਨਾ 60 ਤੇ) 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


14 


੧3101੫1500)60131.60।। 


ਸੈਤ ਤੁਮਾਰੇ ਤੁਮਰੇ ਪ੍ਰੀਤਮ 


(ਲੜੀ ਜੌੜਨ ਲਈ ਦੇਖੋ, ਜਨਵਗੀ ਅੰਕ, ਪੰਨਾ-58) 
ਚੰਡੀਗੜ੍ਹ ਸਰਵਿਸ ਭਗਤੀ ਦੇ ਰੂਪ ਵਿਚ 


ਸੈਨ 1951 ਵਿਚ ਜਦੋਂ ਆਪ ਜੀ ਪਟਿਆਲੇ ਤੋੱ 
ਚੰਡੀਗੜ੍ਹ ਆਏ, ਉਸ ਵੇਲੇ ਇਹ ਸ਼ਹਿਰ ਪੰਜਾਬ ਦੀ 
ਨਵੀਂ ਰਾਜਧਾਨੀ ਦੇ ਤੌਰ ਤੇ ਨਵਾਂ ਉਸਰ ਰਿਹਾ ਸੀ ਅਤੇ 
ਇਸ ਦਾ ਨਕਸ਼ਾ ਫਰਾਂਸ ਦੇ ਆਰਕੀਟੈਕਟ ਲੀ. 
ਕਾਰਬੂਜ਼ੀਅਰ ਨੇ ਤਿਆਰ ਕੀਤਾ। ਇਸ ਵਿਚ ਹਰ ਤਰ੍ਹਾਂ 
ਦੀ ਸੁਵਿਧਾ, ਹਰ ਸੈਕਟਰ ਵਿਚ ਮਾਰਕੀਟ, ਸਕੂਲ, ਪਾਰਕ 
ਅਤੇ ਚੌੜੀਆਂ ਸੜਕਾਂ ਦਾ ਡੀਜ਼ਾਈਨ ਤਿਆਰ ਕੀਤਾ 
ਗਿਆ ਸੀ। ਪਰੰਤੂ ਉਸ ਵੇਲੇ ਆਬਾਦੀ ਬਹੁਤ ਘੱਟ ਸੀ 
ਤੇ ਗੌਰਮਿੰਟ ਇਥੇ ਵਸੋਂ ਵਧਾਉਣ ਵਾਲੇ ਸਸਤੇ ਪਲਾਟ 
ਤੇ ਬਣੇ ਬਣਾਏ ਕੁਆਟਰ ਮੁਹੱਈਆ ਕਰ ਰਹੀ ਸੀ ਅਤੇ 
ਜਿੰਨੇ ਵੀ ਸਰਕਾਰੀ ਮੁਲਾਜ਼ਮ ਸਨ, ਉਨ੍ਹਾਂ ਦੇ ਰਹਿਣ 
ਵਾਸਤੇ ਮਕਾਨ ਬਣਾ ਕੇ ਦਿਤੇ ਜਾਂਦੇ ਸਨ। ਸੈਕਟਰ 22 


ਤੋਂ 16 ਵਿਚ ਵੀ ਟਾਂਵੇਂ ਟਾਂਵੇਂ ਮਕਾਨ ਸਨ। ਸੈਕਟਰ 
ਵਿਚ ਪੰਜਾਬ ਯੂਨੀਵਰਸਿਟੀ ਅਤੇ ਸੈਕਟਰ 12 ਵਿਚ 
ਪੀ.ਜੀ.ਆਈ. ਦੀ ਉਸਾਰੀ ਵੀ ਹੋ ਰਹੀ ਸੀ। ਪੰਜਾਬ 
ਸਿਵਲ ਸਕੱਤਰੇਤ ਅਤੇ ਪੰਜਾਬ ਹਾਈ ਕੋਰਟ ਦੀਆਂ 
ਇਮਾਰਤਾਂ ਪਹਿਲਾਂ ਹੀ ਬਣ ਚੁਕੀਆਂ ਸਨ ਅਤੇ ਇਥੇ 
ਸਾਰੇ ਮਹਿਕਮਿਆਂ ਦੇ ਅਫਸਰ ਤੇ ਅਮਲਾ ਤਾਇਨਾਤ ਸੀ 
ਜੋ ਹਰ ਰੋਜ਼ ਕੈਮ ਕਾਰ ਤੇ ਆਉਂਦੇ ਜਾਂਦੇ। ਸੋ ਇਸ ਤਰ੍ਹਾਂ 
ਕਰਕੇ ਸਾਰੀ ਰੌਣਕ ਕੇਵਲ ਸਰਕਾਰੀ ਮੁਲਾਜ਼ਮਾਂ ਤੇ 
ਅਫਸਰਾਂ ਦੀ ਸੀ। ਬਾਬਾ ਜੀ ਵੀ ਪਰਿਵਾਰ ਸਮੇਤ 
ਚੰਡੀਗੜ੍ਹ ਪਹੁੰਚ ਗਏ ਜਿਥੇ ਉਨ੍ਹਾਂ ਨੂੰ 23 ਸੈਕਟਰ ਵਿਚ 
ਮਕਾਨ ਦੀ ਅਲਾਟਮੈਂਟ ਹੋ ਚੁਕੀ ਸੀ। ਇਸ ਵਾਸਤੇ ਆਪ 
ਨੂੰ ਇਸ ਪੱਖੋਂ ਕੋਈ ਮੁਸ਼ਕਲ ਪੇਸ਼ ਨਾ ਆਈ। ਇਥੇ 
ਆਉਣ ਤੋ ਪਹਿਲਾਂ ਆਪ ਨੇ ਰਾੜਾ ਸਾਹਿਬ ਜਾ ਕੇ 
ਸੈਤ ਮਹਾਰਾਜ ਜੀ ਦੀ ਆਗਿਆ ਪਾਪਤ ਕਰ ਲਈ ਸੀ 
ਅਤੇ ਉਨ੍ਹਾਂ ਨੇ ਬਚਨ ਕੀਤਾ ਸੀ ਕਿ ਇਥੇ ਠੀਕ ਰਹੇਗਾ । 
ਨਾਲੇ ਬੱਚਿਆਂ ਦੀ ਪੜ੍ਹਾਈ ਵੀ ਹੋ ਜਾਵੇਗੀ ਅਤੇ ਨਵਾਂ 
ਸ਼ਹਿਰ ਆਬਾਦ ਹੋ ਰਿਹਾ ਹੈ, ਖੁਲ੍ਹਾ ਹੋਣ ਕਰਕੇ ਸਿਹਤ 
ਵਾਸਤੇ ਵੀ ਠੀਕ ਰਹੇਗਾ। ਸੈਕਟਰੀਏਟ ਵਿਚ ਆਪ ਦੀ 
ਪੌਸਟਿੰਗ ਨੈਚਰਲ ਕਲੈਮਟੀ (ਕੁਦਰਤੀ ਆਫਤਾਂ) ਦੇ 
ਮਹਿਕਮੇ ਵਿਚ ਹੋਈ। ਸਾਰਾ ਕੰਮਕਾਰ ਬੜੀ ਸਹਿਜ ਨਾਲ 


ਡੋ 
15 
14 


ਸਕਦਾ ਹੈ। ਇਸ ਦੇ ਨਾਲ ਨਾਲ ਮੌਸਮ ਦੀ ਜਾਣਕਾਰੀ 
ਅਤੇ ਮੀਂਹ ਪੈਣ ਦੇ ਆਸਾਰ ਤੇ ਪ੍ਰਭਾਵ ਦਾ ਵੀ ਅਨੁਭਵ 
ਹੋਣਾ ਬਹੁਤ ਜ਼ਰੂਰੀ ਹੈ। ਫਾਈਲ ਉਤੇ ਨੋਟ ਚੜ੍ਹਾ 
ਕਮਿਸ਼ਨਰ ਤੋ ਮਨਜ਼ੂਰੀ ਲੈ ਕੇ ਦੂਜੇ ਮਹਿਕਮਿਆਂ 
ਸੂਚਨਾ ਦੇਣੀ ਤੇ ਨਾਲ ਹਦਾਇਤ ਦੇਣੀ, ਇਹ ਸਾਰੇ ਕੈਮ 
ਇਸ ਸੀਟ ਨਾਲ ਸੈਬਧਤ ਸਨ। ਆਪ ਨੇ ਇਹ ਜ਼ਿੰਮੇਵਾਰੀ 
ਬੜੀ ਕਾਰਜ ਕੁਸ਼ਲਤਾ ਨਾਲ ਨਿਭਾਈ । 


ਕੇ, 
ਨੂੰ 


ਰ 


ਭੁ 
ਤੂ 


ਹੂ ਜੇ 1 


ਰੂ 
ਪਟ 


= ਹੜ੍ਹ ਆ 
ਰੁੜ੍ਹ ਜਾਣੇ ਹਨ ਤੇ ਕਿਤਨਾ ਮਾਲੀ ਤੇ 
ਜਾਨੀ ਨੁਕਸਾਨ ਹੋਵੇਗਾ ਤਾਂ ਉਸ ਦਾ ਖਰਚਾ ਹੋਣ ਵਾਲੇ 
ਜਾਨਾਂ ਜਾਣਗੀਆਂ, ਉਹ ਤਾਂ ਵਾਪਸ ਨਹੀਂ ਆ 
ਸਕਦੀਆਂ। ਅਫਸਰ ਨੂੰ ਆਪ ਨੇ ਦਲੀਲ ਦੇ ਕੇ ਮਨਾ 
ਲਿਆ ਤੇ ਜਿਲ੍ਹਾ ਹੈਡਕੁਆਟਰ ਵਾਲਿਆਂ ਨੇ ਵੀ ਇਹੋ 


ਸੀ 


5।। 58000 9800 500। 4। ੬03) 


15 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


2 


ਗਿਆ। ਬਸ ਫੇਰ ਕੀ, ਜਿੰਨੇ ਪਿੰਡਾਂ ਨੂੰ ਖਾਲੀ ਕੀਤਾ ਸੀ, 
ਸਾਰੇ ਪਿੰਡ ਪਾਣੀ ਨਾਲ ਭਰ ਗਏ, ਮਕਾਨ ਢਹਿ ਗਏ, 
ਘਰਾਂ ਵਿਚ ਪਾਣੀ ਦਾਖਲ ਹੋ ਗਿਆ ਪਰ ਕਿਸੇ ਦਾ ਵੀ 
ਮਾਲੀ ਤੇ ਜਾਨੀ ਨੁਕਸਾਨ ਨਾ ਹੋਇਆ। ਜਿਲਾ 
ਅਧਿਕਾਰੀਆਂ ਨੇ ਕਮਿਸ਼ਨਰ ਸਾਹਿਬ ਨੂੰ ਚਿਠੀ ਲਿਖ ਕੇ 
ਧੰਨਵਾਦ ਕੀਤਾ ਕਿ ਜੇਕਰ ਤੁਸੀਂ ਸਾਨੂੰ ਸਮੇਂ`ਤੋਂ ਪਹਿਲਾਂ 
ਖਬਰਦਾਰ ਨਾ ਕਰਦੇ ਤਾਂ ਬਹੁਤ ਜ਼ਿਆਦਾ ਮਾਲੀ ਤੇ 
ਜਾਨੀ ਨੁਕਸਾਨ ਹੋਣਾ ਸੀ। ਆਪ ਦੇ ਹੁਕਮ ਅਨੁਸਾਰ 
ਅਸੀਂ ਪਹਿਲਾਂ ਹੀ ਪਿੰਡ ਖਾਲੀ ਕਰਵਾ ਲਏ ਸਨ ਤੇ 
ਹੁਣ ਕੋਈ ਨੁਕਸਾਨ ਨਹੀਂ ਹੋਇਆ, ਕੇਵਲ ਖੜ੍ਹੀਆਂ 
ਫਸਲਾਂ ਦਾ ਨੁਕਸਾਨ ਹੋਇਐ ਅਤੇ ਮਕਾਨ ਢਹਿ ਗਏ 
ਹਨ ਜਿਸ ਦਾ ਮੁਆਵਜ਼ਾ ਮਿਥੀ ਕੀਮਤ ਅਨੁਸਾਰ ਦੇ 
ਦਿਤਾ ਜਾਵੇਗਾ। ਜਦੋਂ ਇਹ ਚਿੱਠੀ ਕਮਿਸ਼ਨਰ ਪਾਸ ਪੁਜੀ 
ਤਾਂ ਉਨ੍ਹਾਂ ਨੇ ਬਾਬਾ ਜੀ ਨੂੰ ਉਨ੍ਹਾਂ ਦੇ ਅਨੁਭਵ ਤੇ ਤੁਰਤ 
ਕਾਰਵਾਈ ਲਈ ਸ਼ਾਬਾਸ਼ ਦਿਤੀ। 

ਦਫਤਰ ਦਾ ਟਾਈਮ ਭਾਵੇਂ ਸਵੇਰ 9.00 ਵਜੇ ਤੋਂ ਸ਼ਾਮ 
5.00 ਵਜੇ ਤੱਕ ਦਾ ਸੀ ਪਰੈਤੂ ਆਪ ਜੀ ਰਾਤ ਦੇ 9-10 
ਵਜੇ ਤਕ, ਕਈ ਦਫਾ ਰਾਤ ਦੇ 11 ਵਜੇ ਦਫਤਰ ਤੋ” 
ਜਾਇਆ ਕਰਦੇ , ਇਸ ਤਰ੍ਹਾਂ ਕੌਮ ਕਰਦੇ ਰਹਿੰਦੇ ਸੀ ਤੇ ਜਦ 
ਉਦੋ' ਤਕ ਬੈਠੇ ਰਹਿੰਦੇ ਸੀ। ਆਪ ਦੇ ਸਾਥੀ ਅਤੇ ਸੁਪ੍ਡੈਂਟ 
ਵਗੈਰਾ ਸਾਰੇ ਹੈਰਾਨ ਸਨ ਕਿ ਇਹਨਾਂ ਦਾ ਕੈਮ ਕਦੀ ਵੀ 
ਪੈਂਡਿਗ ਨਹੀਂ ਹੁੰਦਾ, ਰੋਜ਼ ਦਾ ਰੋਜ਼ ਕੈਮ ਮੁਕਾ ਕੇ ਘਰ ਜਾਂਦੇ 
ਹਨ। ਕਈ ਤਾਂ ਇਸ ਗੱਲੋਂ ਨਰਾਜ਼ ਵੀ ਸਨ ਕਿ ਇਹ ਇੰਨਾਂ 
ਅਫਸਰ ਵਲੋਂ ਡਾਂਟ ਪਿਆ ਕਰਦੀ ਸੀ, ਪਰਤੂ ਆਪ ਆਪਣੀ 
ਮਸਤੀ ਵਿਚ ਸਾਰਾ ਕੰਮ ਕਰ ਦਿਆ ਕਰਦੇ ਸਨ। ਇਕ ਦੋ 
ਸਾਥੀ ਤਾਂ ਆਪ ਦੇ ਬਹੁਤ ਨੇੜਲੇ ਸਨ ਜਿਨ੍ਹਾਂ ਨੂੰ ਆਪ ਬਾਰੇ 
ਪਤਾ ਸੀ ਕਿ ਆਪ ਜੀ ਤਾਂ ਨਾਮ ਦੇ ਰਜੀਏ ਹਨ ਅਤੇ ਸਵਾਸ 
ਸਵਾਸ ਨਾਮ ਜਪਦੇ ਹਨ ਪਰੋਤੂ ਉਹ ਹੈਰਾਨ ਸਨ ਕਿ ਇਹ 
ਹਰ ਵਕਤ ਤਾਂ ਫਾਈਲਾਂ ਦੇ ਪੜ੍ਹਨ ਤੇ ਲਿਖਣ ਵਿਚ ਲੱਗੇ 
ਰਹਿੰਦੇ ਹਨ ਤੇ ਫੇਰ ਨਾਮ ਕਿਹੜੇ ਵੇਲੇ ਤੇ ਕਿਵੇਂ ਜਪਦੇ 
ਹੋਣਗੇ ? ਇਸ ਬਾਰੇ ਪੁਛਣਾ ਚਾਹੀਦਾ ਹੈ। ਆਪ ਜੀ ਨੂੰ ਇਹੋ 


ਸਵਾਲ ਉਨ੍ਹਾਂ ਨੇ ਕੀਤਾ। ਬਾਬਾ ਜੀ ਕਹਿਣ ਲੱਗੇ, ਤੁਸੀਂ 


ਮੈਨੂੰ ਓਹੀ ਸਵਾਲ ਕੀਤਾ ਹੈ ਜੋ ਭਗਤ ਤ੍ਰਿਲੋਚਨ ਜੀ ਨੇ 
ਭਗਤ ਨਾਮਦੇਵ ਜੀ ਨੂੰ ਕੀਤਾ ਸੀ। ਪੁੱਛਣ ਲੱਗੇ, ਉਨ੍ਹਾਂ ਨੇ 
ਕੀ ਸਵਾਲ ਕੀਤਾ ਸੀ ? 
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਅੰਤ / 
ਕਾਹੇ ਛੀਪ੍ਹ ਛਾ/ਇਲੰ ਰਾਆ ਨ ਲਾਵਹ ਚੀਤੁ / 
ਪੰਨਾ - 7376 
ਤ੍ਰਿਲੋਚਨ ਜੀ ਕਹਿਣ ਲੱਗੇ ਕਿ ਮੈਂ ਸੁਣਿਆ ਸੀ ਕਿ 
ਨਾਮ ਦੇਵ ਜੀ ਬਹੁਤ ਵੱਡੇ ਪ੍ਰਭੂ ਦੇ ਭਗਤ ਹਨ ਤੇ ਹਰ 
ਵਕਤ ਸਿਮਰਨ, ਭਜਨ ਕਰਦੇ ਰਹਿੰਦੇ ਹਨ ਪਰ ਮੈਂ ਇਥੇ 
ਆ ਕੇ ਦੇਖਿਆ ਕਿ ਇਨ੍ਹਾਂ ਦੇ ਦੁਆਲੇ ਤਾਂ ਗਾਹਕਾਂ ਦੀ 
ਭੀੜ ਲੱਗੀ ਹੋਈ ਹੈ। ਕੋਈ ਪੈਸੇ ਦੇ ਰਿਹਾ ਹੈ, ਕੋਈ ਚੰਦੇ 
ਛਾਪਣ ਵਾਸਤੇ ਕਹਿ ਰਿਹਾ ਹੈ, ਕਿਸੇ ਗਾਹਕ ਨੂੰ ਛਾਪੇ 
ਹੋਏ ਚੰਦੇ ਫੜਾ ਰਹੇ ਹਨ, ਇਨ੍ਹਾਂ ਨੂੰ ਤਾਂ ਕੰਮ ਵਿਚੋਂ ਹੀ 
ਫੁਰਸਤ ਨਹੀਂ, ਇਹ ਤਾਂ ਬੱਸ ਮਾਇਆ ਦੇਣ ਲੈਣ ਦਾ ਹੀ 
ਵਣਜ ਕਰ ਰਹੇ ਹਨ, ਨਾਮ ਸਿਮਰਨ ਤਾਂ ਬਹੁਤ ਦੁਰ ਦੀ 
ਗੱਲ ਹੈ। ਇਸ ਤਰ੍ਹਾਂ ਦੇ ਵਿਚਾਰ ਭਗਤ ਤ੍ਰਿਲੋਚਨ ਜੀ ਦੇ 
ਮਨ ਵਿਚ ਆ ਰਹੇ ਹਨ ਤੇ ਉਹ ਇਕ ਪਾਸੇ ਹੋ ਕੇ ਬੈਠੇ 
ਸਭ ਕੁਝ ਦੇਖ ਰਹੇ ਹਨ। ਜਦੋਂ ਗਾਹਕਾਂ ਦੀ ਭੀੜ ਘੱਟ 
ਹੋਈ, ਇਕ ਦੋ ਰਹਿ ਗਏ ਤਾਂ ਨਾਮਦੇਵ ਜੀ ਨੇ ਦੇਖਿਆ 
ਕਿ ਇਹ ਪ੍ਰੇਮੀ ਵੀ ਬੈਠੇ ਹਨ। ਕਹਿਣ ਲੱਗੇ ਆਓ, ਭਗਤ 
ਜੀ, ਤੁਸੀਂ ਵੀ ਦਸੋ ਕੀ ਕੌਮ ਆਏ ਸੀ, ਮੈਂ ਤੁਹਾਡੀ ਕੀ 
ਸੇਵਾ ਕਰ ਸਕਦਾ ਹਾਂ। ਭਗਤ ਤ੍ਰਿਲੋਚਨ ਜੀ ਕਹਿਣ ਲੱਗੇ 
ਕਿ ਮੈਂ ਤਾਂ ਤੁਹਾਡੀ ਮਹਿਮਾ ਸੁਣ ਕੇ ਦਰਸ਼ਨ ਕਰਨ 
ਆਇਆ ਸੀ ਪਰ ਇਥੇ ਆ ਕੇ ਦੇਖਿਆ, ਤੁਸੀਂ ਤਾਂ ਨਾਮ 
ਜਪਣ ਦੀ ਥਾਂ ਤੇ ਮਾਇਆ ਵਿਚ ਖਚਤ ਹੋਏ ਪਏ ਹੋ, 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। ੬03) 


16 


੧3101੧੫1500)60131.60।। 


ਉਹ ਘਾਹ ਤਾਂ ਦੂਰ ਖੇਤ ਵਿਚ ਚਰ ਰਹੀ ਹੈ ਪਰੈਤੂ ਉਸਦਾ 
ਧਿਆਨ ਛੋਟੇ ਬਛੜੇ ਵਲ ਹੋਇਆ ਕਰਦਾ ਹੈ । ਬੱਚੇ ਪਤੰਗ 
ਨੂੰ ਅਸਮਾਨ ਵਿਚ ਉਡਾ ਰਹੇ ਹੁੰਦੇ ਹਨ । ਉਨ੍ਹਾਂ ਦਾ ਧਿਆਨ 
ਤਾਂ ਪਤੰਗ ਵੱਲ ਹੁੰਦਾ ਹੈ ਪਰੋਤੂ ਆਪਸ ਵਿਚ ਗਲ ਬਾਤ 
ਵੀ ਕਰਦੇ ਰਹਿੰਦੇ ਹਨ। ਇਕ ਸੁਨਿਆਰਾ ਜੋ ਸੋਨੇ ਦੇ 
ਗਹਿਣਿਆਂ ਦੀ ਘਾੜਤ ਕਰ ਰਿਹਾ ਹੈ, ਉਸ ਪਾਸ ਕੋਈ 
ਗਾਹਕ ਆ ਜਾਵੇ ਤਾਂ ਉਹ ਉਸੇ ਤਰ੍ਹਾਂ ਕੰਮ ਕਰਦਾ 
ਹੋਇਆ ਵੀ ਉਸ ਨਾਲ ਗਲਬਾਤ ਕਰਦਾ ਰਹਿੰਦਾ ਹੈ 
ਪਰੋਤੂ ਉਸ ਦਾ ਧਿਆਨ ਗਹਿਣੇ ਵੱਲ ਹੁੰਦਾ ਹੈ ਜਿਸ ਦੀ 
ਉਹ ਘਾੜਤ ਘੜ ਰਿਹਾ ਹੁੰਦਾ ਹੈ। ਇਸ ਪ੍ਰਸੈਗ ਵਿਚ 
ਨਾਮਦੇਵ ਜੀ ਦਾ ਸ਼ਬਦ ਇਸ ਪ੍ਰਕਾਰ ਹੈ - 
ਆਨੀਲੇਂ ਕਾਗਦ ਕਾਗੌਲੇਂ ਗੁਡੀਂ ਆਕਾਸ਼ ਮਧੇ ਭਰਮੀਅਲੇ // 
ਪੰਚ ਜਨਾ ਸਿਓਂ ਬਾਤ ਬਤਊਆ ਚੀਤ ਸ਼ ਡੋਗੰ ਰਾਖੀਅਲੋ// 
ਮਨ ਰਮ ਨਾਮਾ ਬੇਧੀਅਲ਼ੇ॥ 
ਜੈਸੇ ਕਨਿਕ ਕਲਾ ਚਿਤ ਮਾਂਡੀਅਲੇ / 
ਆਨੰਨੋ ਕੰਭ ਭਰਾਈਲੋ ਉੰਦਕਾ ਰਾਜ ਕੁਆਰਿ ਪਰੰਦਗੰਏ॥ 
ਹਸਤ ਬਿਨੌਦ ਯੰਚਾਰ ਕਰਤੀ ਹੈ ਜੰਤ ਸ਼ ਗਾਗਰਿ ਰਾਥੀਅਲੇ ॥ 
ਮੰਦਰ ਏਕਾ ਦੁਆਰ ਦਸ਼ ਜਾ ਕੇ ਗਊ ਚਰਾਵਨ ਛਾਡੀਅਲੇ/ 
ਪਾਂਚ ਕੌਸ਼ ਪਰ ਗਊਂ ਚਰਾਵਤਾ ਗੀਤ ਸੁ ਬਛਰਾ ਰਾਥੀਅਲੇ ॥ 
ਪੰਨਾ - 972 
ਨਾਮਦੇਵ ਜੀ ਕਹਿਣ ਲੱਗੇ, “ਤ੍ਰਿਲੋਚਨ ਜੀ! ਮੈਂ ਵੀ 


ਜਾਦਾ 7 ਜੱਦਣ ਦੱਗ “ਇਸ ਵਿਚ ਮੇਰਾ ਕੀ ਕਸੁਰ ਹੈ, 
ਜਿਹੜਾ ਬੈਦਾ ਮਿਹਨਤ ਕਰਦਾ ਹੈ, ਦੂਜੇ ਨੂੰ ਉਸ ਦੀ 


ਖੁਦ ਵੀ ਅਪਨਾਉਣਾ ਚਾਹੀਦਾ ਹੈ, ਫੇ 


5।। 58000 9800 500। 4। ੬03) 


17 


ਤਰੱਕੀ ਹੋ ਜਾਂਦੀ ਹੈ। ਪਰ ਈਰਖਾ ਕਰਨ ਨਾਲ, ਈਰਖਾਲੁ 
ਆਪਣਾ ਨੁਕਸਾਨ ਆਪ ਹੀ ਕਰਦਾ ਹੈ। ਇਸ ਈਰਖਾ ਨੰ 
ਗੁਰੂ ਮਹਾਰਾਜ ਜੀ ਨੇ “ਤਾਤਿ ਪਰਾਈ” ਕਿਹਾ ਹੈ। ਜਿਸ 
ਦੇ ਅੰਦਰ ਇਹ ਈਰਖਾ ਦੀ ਬੀਮਾਰੀ ਹੋਵੇ, ਉਸ ਦਾ ਕਦੀ 
ਵੀ ਭਲਾ ਨਹੀਂ ਹੋਇਆ ਕਰਦਾ ਭਾਵੇਂ ਉਹ ਕਿਤਨੇ ਹੀ 
ਨੇਕ ਕੌਮ ਕਰੇ, ਭਜਨ ਬੰਦਗੀ ਕਰੇ । 
ਜਿਸ਼ ਅੰਦਰਿ ਤਾਤਿ ਪਰਾਈ ਹੋਵੈ ਤਿਸ਼ ਕਾ ਕਦੇ ਨ ਹੋਵੀ ਭਲਾ॥ 
ਪੰਨਾ - 308 
ਇਸ ਈਰਖਾ ਰੁਪੀ ਬੀਮਾਰੀ ਨੁੰ ਹੋਰ ਗਹਿਰਾਈ ਨਾਲ 
ਸਮਝਣ ਲਈ ਬਾਬਾ ਜੀ ਇਥੇ ਹਾਸ ਰਸ ਦੀ ਵਿਅੰਗਮਈ 
ਕਥਾ ਦਾ ਜ਼ਿਕਰ ਕਰਿਆ ਕਰਦੇ ਸਨ ਕਿ ਈਰਖਾਲੂ ਬੈਦਾ 
ਇਸ ਵੇਗ ਵਿਚ ਆ ਕੇ ਕਿਥੋਂ ਤਕ, ਕੀ ਕਰ ਗੁਜ਼ਰਦਾ 
ਹੈ। ਇਕ ਵੇਰਾਂ ਇਕ ਗਰੀਬ ਬੈਦਾ ਜਿਸ ਦੇ ਘਰ ਦੀ 
ਹਾਲਤ ਐਨੀ ਪਤਲੀ ਸੀ ਕਿ ਦੋ ਵਕਤ ਦੀ ਰੋਟੀ ਦਾ 
ਗੁਜ਼ਾਰਾ ਵੀ ਕਰਨਾ ਮੁਸ਼ਕਲ ਸੀ। ਉਹ ਇਕ ਸਾਧੂ ਕੋਲ 
ਚਲਿਆ ਗਿਆ ਤੇ ਹਰ ਰੋਜ਼ ਉਹਨਾਂ ਦੀ ਸੇਵਾ ਕਰਿਆ 
ਕਰੇ, ਸਾਰਾ ਕੌਮ ਕਰਕੇ ਤੇ ਮੁੱਠੀ-ਚਾਪੀ ਵੀ ਕਰਿਆ ਕਰੇ। 
ਜਦੋ ਇਕ ਦੋ ਮਹੀਨੇ ਬੀਤੇ ਤੇ ਸੰਤਾਂ ਨੇ ਪੁਛਿਆ, 
ਪ੍ਰੇਮੀਆਂ! ਤੇਰਾ ਕੀ ਮਨੋਰਥ ਹੈ ਜੋ ਤੂੰ ਹਰ ਰੋਜ਼ ਇਥੇ ਸੇਵਾ 
ਵਿਚ ਹਾਜ਼ਰ ਹੁੰਦਾ ਹੈਂ। ਕਹਿਣ ਲੱਗਾ ਕਿ ਮੈਂ ਬਹੁਤ 
ਗਰੀਬ ਹਾਂ, ਘਰ ਵਿਚ ਦੋ ਵਕਤ ਦੀ ਰੋਟੀ ਵੀ ਨਸੀਬ 
ਹੋਣੀ ਮੁਸ਼ਕਲ ਹੈ ਤੇ ਮੇਰੇ ਤੇ ਕਿਰਪਾ ਕਰੋ ਕਿ ਮੇਰਾ 
ਗੁਜ਼ਾਰਾ ਸੌਖਾ ਚਲੇ ਅਤੇ ਗਰੀਬੀ ਦੂਰ ਹੋ ਜਾਵੇ। ਸੈਤ 
ਕਹਿਣ ਲੱਗੇ ਠੀਕ ਹੈ, ਆਹ ਤੈਨੂੰ ਅਸੀਂ ਸੈਖ ਦਿੰਦੇ ਹਾਂ 
ਤੇ ਜਦੋਂ ਇਸ ਤੋਂ ਕੁਝ ਮੰਗਣਾ ਹੋਵੇ ਤਾਂ ਥਾਂ ਲਿੱਪ ਲਿਆ 
ਕਰੀਂ ਅਤੇ ਇਸ ਤੋਂ ਜੋ ਚਾਹੀਦੈ, ਸੋ ਮੰਗ ਲਿਆ ਕਰੀਂ, 
ਤੇਰੇ ਹਾਜ਼ਰ ਹੋ ਜਾਇਆ ਕਰੇਗਾ। ਪਰ ਪ੍ਰੰਮੀਆਂ! ਇਸ 
ਵਿਚ ਇਕ ਦੋਸ਼ ਹੈ। ਪਰ ਅਸੀਂ ਦੋਸ਼ ਨਹੀਂ ਸਗੋਂ ਸਿਫਤ 
ਕਹਾਂਗੇ ਕਿ ਜੋ ਕੁਝ ਤੇਰੇ ਘਰ ਆਵੇਗਾ, ਉਸ ਤੋਂ ਦੁਗਣਾ 
ਤੇਰੇ ਗਵਾਂਢੀਆਂ ਦੇ ਆਪਣੇ ਆਪ ਹੀ ਆ ਜਾਇਆ 
ਕਰੇਗਾ। ਸੋ ਬੋਲ, ਜੇ ਇਹ ਮਨਜੂਰ ਹੈ ਤਾਂ ਤੇਨੂੰ ਇਹ ਸੈਖ 
ਅਸੀਂ ਦੇ ਦਿੰਦੇ ਹਾਂ। ਕਹਿਣ ਲੱਗਿਆ, “ਮਹਾਤਮਾ ਜੀ! 
ਮੈਨੂੰ ਇਸ ਦੇ ਵਿਚ ਕੋਈ ਇਤਰਾਜ਼ ਨਹੀਂ, ਜੇ ਗਵਾਂਢੀਆਂ 
ਦੇ ਦੁਗਣਾ ਆ ਜਾਵੇ, ਇਸ ਵਿਚ ਕੋਈ ਗੱਲ ਨਹੀਂ। ਸੈਤ 
ਕਹਿਣ ਲੱਗੇ, ਠੀਕ ਹੈ, ਆਹ ਲੈ ਫੜ ਸੈਖ ਤੇ ਲੈ ਜਾ 
ਘਰ ਨੂੰ ਅਤੇ ਆਪਣੀ ਗਰੀਬੀ ਦੁਰ ਕਰ। ਇਹ ਬਹੁਤ ਖੁਸ਼ 
ਹੋਇਆ, ਚਾਂਈ ਚਾਂਈ ਘਰ ਪੁਜਾ, ਘਰਵਾਲੀ ਨੁੰ ਕਹਿਣ 
ਲੱਗਿਆ ਕਿ ਭਾਗਵਾਨੇ! ਜ਼ਰਾ ਥੋੜ੍ਹਾ ਜਿਹਾ ਥਾਂ ਲਿੱਪ ਦੇ, 
ਮੈਂ ਸੈਖ ਪੂਰਨੈ, ਤੇ ਨਾਲੇ ਜੋ ਚਾਹੀਦੈ ਉਹ ਵੀ ਦੱਸ ਦੇ। 
ਮੈਂ ਸੈਤਾਂ ਤੋਂ ਸੈਖ ਲਿਆਂਦੈ, ਇਸ ਤੋਂ ਜੋ ਮੰਗੀਏ ਸੋ ਮਿਲ 
ਜਾਵੇਗਾ। ਉਹ ਕਹਿਣ ਲੱਗੀ, ਮੈਂ ਲਿਪ ਦਿੰਦੀ ਹਾਂ ਪਰ 
ਘਰ ਵਿਚ ਤਾਂ ਕੋਈ ਵੀ ਚੀਜ਼ ਨਹੀਂ। ਨਾ ਅਨਾਜ ਹੈ, 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਦੀ 


ਡੰਗਰ ਪਸ਼ੂ ਹਨ, ਨਾ ਕਪੜੇ ਹਨ, ਨਾ ਭਾਂਡੇ ਹਨ, ਨਾ 
ਸੋਨੇ ਦੇ ਗਹਿਣੇ ਹਨ, ਸਾਰਾ ਕੁਝ ਹੀ ਚਾਹੀਦਾ ਹੈ। ਕਹਿਣ 
ਲੱਗਿਆ, “ਠੀਕ ਹੈ।” ਉਸ ਨੇ ਸੈਖ ਦੇਵਤਾ ਤੋ ਸਾਰੀਆਂ 


ਗਵਾਂਢੀ ਵੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਦੇ 
ਘਰ ਵੀ ਓਹੀ ਚੀਜ਼ਾਂ ਹਨ ਸਗੋਂ` ਉਨ੍ਹਾਂ ਤੋਂ 
ਦੁਗਣੀਆਂ ਹਨ। ਇਹ 


ਲੱਗ ਗਏ । ਫੇਰ ਕਿਹਾ ਕਿ ਐ ਸੈਖ ਦੇਵਤਾ ! ਸਾਡੀ ਇਕ 
ਅੱਖ ਕਾਣੀ ਕਰ ਦੇ। ਗਵਾਂਢੀ ਸਾਰੇ ਹੀ ਅੰਨ੍ਹੇ ਹੋ ਗਏ ਤੇ 
ਘਬਰਾ ਕੇ ਬਾਹਰ ਨੂੰ ਨਿਕਲ ਰਹੇ ਹਨ ਤੇ ਜਿਹੜਾ ਵੀ 
ਆਉਂਦੈ, ਧੜੌਮ ਕਰਕੇ ਖੂਹ ਵਿਚ ਡਿਗ ਪੈਂਦਾ ਹੈ। ਇਹ 
ਦੋਵੇਂ ਜੀਅ ਕਾਣੀਆਂ ਅੱਖਾਂ ਨਾਲ ਦੇਖ ਕੇ ਖੁਸ਼ ਹੋ ਰਹੇ 
ਹਨ ਤੇ ਨਾਲੇ ਕਹਿੰਦੇ ਨੇ, ਹੁਣ ਆਇਆ ਸੁਆਦ, ਹੁਣ 
ਇਨ੍ਹਾਂ ਦਾ ਵੀ ਸਾਰਾ ਮਾਲ ਸਾਡਾ ਹੀ ਹੈ। ਸੋ ਇਹ 
ਈਰਖਾਲੂ ਬੰਦਿਆਂ ਦੀ ਹਾਲਤ ਹੋਇਆ ਕਰਦੀ ਹੈ। 

ਤਨਦੇਹੀ ਨਾਲ ਕਰਦੇ ਰਹਿਣਾ ਹੈ ਕਿਉਂਕਿ ਇਹ ਵੀ ਗੁਰੂ 
ਦਾ ਕੈਮ ਹੈ, ਆਪਣੇ ਕੌਮ ਨੂੰ, ਡਿਊਟੀ ਨੂੰ ਪੂਰੀ ਤਨਦੇਹੀ 
ਨਾਲ ਹੀ ਕਰਨਾ ਚਾਹੀਦਾ ਹੈ, ਉਸ ਵਿਚ ਕੁਤਾਹੀ ਨਹੀਂ 
ਕਰਨੀ ਚਾਹੀਦੀ ਕਿਉਂਕਿ ਇਹ ਵੀ ਬਹੁਤ ਵੱਡੀ ਸੇਵਾ ਹੈ 
ਜਿਸ ਤੋਂ' ਪ੍ਰਮੇਸ਼ਰ ਪ੍ਰਸੈਨ ਹੁੰਦਾ ਹੈ। ਫਰਜ਼ ਕਰੋ ਕੋਈ ਬਦਾ 
ਅੰਮ੍ਰਿਤਸਰ ਤੋਂ ਆਪਣੇ ਕੇਸ ਦਾ ਪਤਾ ਕਰਨ ਆਇਆ 
ਹੋਵੇ, ਉਹ ਕਿੰਨੀ ਮੁਸ਼ਕਲ ਨਾਲ ਤੇ ਕਿੰਨਾ ਕਿਰਾਇਆ 


ਖਰਚ ਕਰਕੇ ਪਹੁੰਚਦਾ ਹੈ। ਇਥੇ ਆ ਕੇ ਉਹ ਕਲਰਕ ਨੂੰ 
ਕਹਿੰਦਾ ਹੈ ਕਿ ਮੇਰੀ ਫਾਈਲ ਕੱਢ ਦਿਓ, ਅਫਸਰ ਪਾਸ 
ਭੇਜ ਦਿਓ। ਜੇਕਰ ਉਹ ਮੁਲਾਜ਼ਮ ਉਸ ਦਾ ਕੰਮ ਨਹੀਂ 
ਕਰਦਾ, ਟਾਲ ਮਟੋਲ ਕਰਦਾ ਹੈ ਤਾਂ ਉਸ ਬੋਦੇ ਨਾਲ ਬਹੁਤ 
ਵੱਡੀ ਬੇਇਨਸਾਫੀ ਕਰ ਰਿਹਾ ਹੈ। ਉਸਨੂੰ ਕਹਿੰਦਾ ਹੈ ਕਿ 
ਕਲੂੂ ਨੂੰ ਪਤਾ ਕਰਿਓ ਜਾਂ ਤੁਹਾਡਾ ਕੰਮ ਕਲ੍ਹ ਕਰਾਂਗਾ। 
ਉਸ ਬੰਦੇ ਨੂੰ ਬਹੁਤ ਮਹਿੰਗਾ ਪਵੇਗਾ, ਵਿਚਾਰਾ ਰਾਤ ਕਿਥੇ 
ਰਹੇਗਾ, ਪਰਸ਼ਾਦਾ ਕਿਥੇ ਛਕੇਗਾ, ਇਸ ਦੇ ਬਦਲੇ ਕਿੰਨੀ 
ਪਰੇਸ਼ਾਨੀ ਉਸ ਨੂੰ ਉਠਾਉਣੀ ਪਵੇਗੀ। ਜੇਕਰ ਉਸ ਦਾ ਕੈਮ 
ਵੇਲੇ ਸਿਰ ਹੋ ਜਾਂਦਾ ਤਾਂ ਉਹ ਸ਼ਾਮ ਨੂੰ ਹੀ ਬੱਸ ਲੈ ਕੇ 
ਰਾਤ ਤਕ ਘਰ ਪਹੁੰਚ ਸਕਦਾ ਸੀ। ਸੋ ਉਸ ਮੁਲਾਜ਼ਮ ਦੇ 
ਨਾਂਹ ਕਰਨ ਨਾਲ, ਉਸ ਦੇ ਮਾੜੇ ਰਵੱਈਏ ਨਾਲ ਉਸ ਬੰਦੇ 


ਤੇ ਤੁਸੀਂ ਬੈਠੇ ਹੁੰਦੇ ਹੋ। ਮੈਂ ਬਹੁਤ ਵੇਰਾਂ ਇਸ ਚੀਜ਼ ਨੂੰ 
ਨੋਟ ਕੀਤਾ ਹੈ। ਤੁਹਾਡੇ ਟੇਬਲ ਉਤੇ ਕੋਈ ਵੀ ਫਾਈਲ 
ਪੈਂਡਿੰਗ ਨਹੀਂ ਹੁੰਦੀ। ਤੁਸੀਂ ਹਰ ਰੋਜ਼ ਆਪਣਾ ਕੈਮ ਸਮੇਟ 
ਕੇ ਜਾਂਦੇ ਹੋ। ਮੈਂ ਸੁਣਿਆਂ ਹੈ ਕਿ ਤੁਸੀਂ ਬਹੁਤ ਧਾਰਮਿਕ 
ਬਿਰਤੀ ਵਾਲੇ ਇਨਸਾਨ ਹੋਤੇ ਆਪਣੇ ਨਿਤਨੇਮ ਦੇ ਵੀ 
ਪੱਕੇ ਹੋ, ਫੇਰ ਵੀ ਤੁਸੀਂ ਕੈਮ ਵਿਚ ਲੱਗੇ ਰਹਿੰਦੇ ਹੋ। ਜੇਕਰ 
ਥੋੜ੍ਹਾ ਬਹੁਤ ਕੌਮ ਰਹਿ ਵੀ ਗਿਆ ਤਾਂ ਉਹ ਦੂਜੇ ਦਿਨ 
ਵੀ ਕੀਤਾ ਜਾ ਸਕਦਾ ਹੈ। ਸਾਡੇ ਧਰਮ ਵਿਚ ਸੱਚੀ ਕਿਰਤ 


ਛੱਡ ਕੇ ਮੈਂ` ਕਿਵੇਂ ਘਰ ਜਾ ਸਕਦਾ ਹਾਂ ? ਜਦੋਂ ਕੈਮ ਗੁਰੂ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। ੬03) 


18 


੧3101੧੫1500)60131.60।। 


ਹੋ ਸਕਦੈ, ਆਬਾਦੀ ਦਾ ਨੁਕਸਾਨ ਹੋ ਸਕਦੈ, ਚਾਰੇ ਦਾ 
ਨੁਕਸਾਨ ਹੋ ਸਕਦੈ, ਖਾਦ ਸਮੱਗਰੀ ਦਾ ਨਕਸਾਨ ਹੋ ਸਕਦੈ, 
ਡੰਗਰ, ਪਸ਼ੂਆਂ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ 
ਇਹੀ ਮੇਰਾ ਗੁਰਦੁਆਰਾ ਹੈ ਤੇ ਇਹ ਕੰਮ ਆਪਣੇ ਗੁਰੂ 
ਦਾ ਸਮਝ ਕੇ ਕਰ ਰਿਹਾ ਹਾਂ ਤੇ ਇਹੋ ਮੇਰੀ ਸੇਵਾ ਹੈ। ਬਸ 
ਇਹੋ ਹੀ ਲਗਨ ਹੈ ਜੋ ਮੇਰੇ ਅੰਦਰ ਇਸ ਕੌਮ ਨੂੰ ਨਿਬੇੜਨ 
ਦੀ ਪ੍ਰੇਰਨਾ ਦਿੰਦੀ ਰਹਿੰਦੀ ਹੈ। ਦੂਜੀ ਗਲ ਇਹ ਵੀ ਹੈ 
ਕਿ ਮੈਨ ਇਸ ਨਾਲ ਕੋਈ ਥਕੇਵਾਂ ਤੇ ਖੇਚਲ ਮਹਿਸੂਸ ਨਹੀਂ 
ਹੁੰਦੀ। ਬਾਬਾ ਜੀ ਨੇ ਦਸਿਆ ਕਿ ਹੋਰ ਵੱਡੀ ਗੱਲ ਸਮਝਣ 
ਯੋਗ ਹੈ ਕਿ ਜਿਹੜਾ ਬਦਾ ਆਪਣੀ ਡਿਊਟੀ ਪੂਰੀ ਤਰ੍ਹਾਂ 
ਨਹੀਂ ਨਿਭਾਉਂਦਾ, ਭਾਵੇਂ ਉਹ ਕਲਰਕ ਹੈ, ਅਫਸਰ ਹੈ, 
ਇੰਨਜੀਨੀਅਰ ਹੈ, ਟੀਚਰ ਹੈ ਜਾਂ ਕਿਨ ਹਰ ਜਿਤੇ ਜਾਫ਼ 
ਸੈਬੈਧ ਰਖਦਾ ਹੈ ਤੇ ਆਪਣਾ ਸਮਾਂ ਇਧਰ ਓਧਰ ਘੁੰਮ ਕੇ 
ਗੱਪਾਂ ਮਾਰ ਕੇ ਗਵਾ ਦਿੰਦਾ ਹੈ, ਆਪਣਾ ਕੰਮ ਸਹੀ ਢੈਗ 
ਨਾਲ ਪੂਰਾ ਨਹੀਂ ਕਰਦਾ ਪਰ ਸ਼ਾਮ ਸਵੇਰੇ ਜਾ ਕੇ 
ਗੁਰਦੁਆਰੇ, ਮੰਦਰ ਤੇ ਗਿਰਜੇ ਵਿਚ ਜੋੜੇ ਝਾੜਦਾ ਹੈ, 


ਹੀ ਨਹੀਂ ਹੋਇਆ ਸਗੋਂ ਕਾਇਲ ਹੋ ਗਿਆ। ਉ 
ਕਿਹਾ, ਸਰਦਾਰ ਸਾਹਿਬ! ਇਥੇ ਓਵਰਟਾਈਮ 
ਪੁਬੰਧ ਨਹੀਂ ਹੈ, ਵਿ ਲਿਖ 
ਲਿਆ ਕਰੋ, ਉਸ ਦੇ ਬਦਲੇ ਆਪ ਛੁਟੀ ਲੈ ਲਿਆ ਕਰੋ । 


/ਪ। 
੯੪ 


5।। 58000 9800 500। 4। ੬03) 


[ਆ 


ਬਾਬਾ ਜੀ ਨੇ ਸਾਫ ਨਾਂਹ ਕਰ ਦਿਤੀ। ਕਹਿਣ ਲੱਗੇ, 
ਓਵਰਟਾਈਮ ਜਾਂ ਛੁਟੀ ਦਾ ਤਾਂ ਸਵਾਲ ਹੀ ਪੈਦਾ ਨਹੀਂ 
ਹੁੰਦਾ। ਜੇ ਮੈਂ ਇਹ ਲੈ ਲਿਆ ਫੇਰ ਮੇਰੀ ਸੇਵਾ ਕਾਹਦੀ 
ਹੋਈ ? ਤਨਖਾਹ ਤਾਂ ਮੈਂ ਲੈਂਦਾ ਹੀ ਹਾਂ। ਇਸ ਕਰਕੇ ਇਹ 
ਸੇਵਾ ਇਸੇ ਤਰ੍ਹਾਂ ਹੀ ਮੈਨੂੰ ਕਰਦੇ ਰਹਿਣ ਦਿਓ। ਕਮਿਸ਼ਨਰ 
ਫਲੈਚਰ ਸਾਹਿਬ ਬਹੁਤ ਪ੍ਰਸੈਨ ਹੋਇਆ ਅਤੇ ਉਸ ਨੇ ਦੂਜੇ 
ਦਿਨ ਆਪਣੇ ਦਫਤਰ ਆ ਕੇ ਬਾਬਾ ਜੀ ਨੂੰ ਬੁਲਾਇਆ 
ਅਤੇ ਇਕ 'ਸ਼ਲਾਘਾ ਪੱਤਰ” (/00€6800।। 1੬੧੦) 
ਭੇਟ ਕੀਤਾ। ਬਾਬਾ ਜੀ ਦੱਸਿਆ ਕਰਦੇ ਸਨ ਕਿ ਇਹ 
ਮਿਸਟਰ ਫਲੈਚਰ ਬਹੁਤ ਸਖਤ ਕਿਸਮ ਦਾ ਅਫਸਰ ਸੀ ਤੇ 
ਕਿਸੇ ਦੇ ਕੌਮ ਤੋਂ ਖੁਸ਼ ਨਹੀਂ ਸੀ ਹੁੰਦਾ ਬਲਕਿ ਸਭ ਨੂੰ 
ਡਾਂਟਦਾ ਰਹਿੰਦਾ ਸੀ। ਇਹ ਪਹਿਲਾ ਮੌਕਾ ਸੀ ਕਿ ਉਸ 
ਨੇ ਇਹ ਸ਼ਲਾਘਾ ਪੱਤਰ ਮੈਨੂੰ ਦਿਤਾ ਸੀ। ਸੋ ਨੇਕ ਕੰਮ 
ਤੇ ਕਿਰਤ ਦੇ ਮਾਮਲੇ ਵਿਚ ਆਪ ਦਾ ਕੋਈ ਜਵਾਬ ਨਹੀਂ 
ਸੀ। ਜਿਥੇ ਆਪਦੇ ਸਾਥੀ ਆਪ ਉਤੇ ਮਾਣ ਕਰਦੇ ਸਨ, 
ਉਥੇ ਅਫਸਰ ਲੋਕ ਵੀ ਪੂਰਾ ਮਾਣ ਸਤਿਕਾਰ ਕਰਦੇ ਸੀ 
ਕਿਉਂਕਿ ਉਹ ਜਾਣਦੇ ਸਨ ਕਿ ਇਹਨਾਂ ਨੂੰ ਜੋ ਵੀ ਕੰਮ 
ਸੈਂਪਿਆ ਜਾਵੇਗਾ, ਪੂਰੀ ਤਸੱਲੀ ਨਾਲ ਸਮੇਂ ਸਿਰ ਨੇਪਰੇ 


ਰੋਟੀ ਖਾਣ ਵਾਸਤੇ ਛੁਟੀ ਹੁੰਦੀ ਤਾਂ ਆਪ ਜੀ ਦਾ ਨਿਤ 
ਕਰਮ ਸੀ ਕਿ ਨਾਮ ਵਿਚ ਦਿਲਚਸਪੀ ਰੱਖਣ ਵਾਲੇ ਅਤੇ 
ਦੂਜੀਆਂ ਸੈਪਰਦਾਵਾਂ ਦੇ ਪ੍ਰੇਮੀ, ਸਾਰੇ ਇਕੱਠੇ ਕਰ ਲੈਂਦੇ ਸੀ, 
ਕਹਿੰਦੇ ਸੀ ਤੁਸੀਂ 15 ਮਿੰਟ ਵਿਚ ਪ੍ਰਸ਼ਾਦਾ ਛਕ ਲਵੋ ਤੇ 
ਬਾਕੀ ਦਾ ਪੌਣਾ ਘੰਟਾ ਆਪਾਂ ਸਾਰੇ ਸਤਸੰਗ ਕਰਾਂਗੇ ਜੋ 
ਕੇਵਲ ਨਾਮ ਤੇ ਹੀ ਵਿਚਾਰ ਕੀਤੀ ਜਾਵੇਗੀ। ਇਸ ਤਰ੍ਹਾਂ 
ਨਾਲ ਸਾਰੇ ਪੰਮੀ ਇਕੱਤਰ ਹੋ ਜਾਂਦੇ ਅਤੇ ਗੁਰਬਾਣੀ 
ਵਿਚਾਰ ਸ਼ੁਰੂ ਹੋ ਜਾਇਆ ਕਰਦੀ ਸੀ। ਬਾਬਾ ਜੀ ਨੇ 
ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਦ੍ਰਿੜ੍ਹ ਕਰਵਾ ਦਿਤਾ ਸੀ 
ਕਿ ਸਮਾਂ ਬਹੁਤ ਕੀਮਤੀ ਹੈ ਤੇ ਇਸ ਦਾ ਵੱਧ ਤੋਂ ਵੱਧ 
ਲਾਭ ਲੈਣਾ ਚਾਹੀਦਾ ਹੈ, ਇਸ ਨੂੰ ਅਜਾਈਂ ਨਹੀਂ 
ਗਵਾਉਣਾ ਚਾਹੀਦਾ । ਪ੍ਰਭੂ ਦੇ ਨਾਮ ਬਾਰੇ, ਪ੍ਰਭੂ ਦੇ ਪਿਆਰੇ 
ਭਗਤਾਂ ਬਾਰੇ ਜਿੰਨਾਂ ਵੀ ਸਮਾਂ ਲੱਗ ਜਾਵੇ, ਸਫਲ ਹੋ 
ਜਾਂਦਾ ਹੈ ਜਿਵੇਂ ਕਿ ਪਵਿਤਰ ਫੁਰਮਾਨ ਹੈ - 
ਕਬੀਰ ਏਕ ਘੜੀ ਆਗੀ ਘਗੀ ਆਹੀ ਹੂੰ ਤੇ ਆਧ॥ 
ਭਗਤਨ ਸੇਤੀ ਗੌਸਟੋ` ਜੋ ਕੀਨੋ ਸੋ ਲਾਭ / 
ਪੰਨਾ - 1378 


ਕਿ ੨੨੨ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਸਾਈ ਨਾਮੁ ਅਮੋਲ 


ਮਿਤੀ 27-1-97 ਨੂੰ ਪਿੰਡ ਧਮੋਟ ਵਿਖੇ ਲੱਗੇ ਦੀਵਾਨ 
ਵਿਚ ਪ੍ਰਾਪਤ ਹੋਏ ਪ੍ਰਵਚਨ 


ਸਤਿਨਾਮ ਸ਼ੀ ਵਾਭਹਿਗੁਰ 4 


ਛੰਡਉਤਿ' ਬੰਦਨ ਅਨਿਕ ਬਾਰ ਸਰਬ ਕਲਾ ਸਮਰਥ 
ਡੌਲਨ` ਤੋ` ਰਾਖ੍ਹੁ` ਪ੍ਰਭੂ ਨਾਨਕ ਦੇ ਕਰਿ ਹਥ / 
ਪੰਨਾ - 256 
ਫਿਰਤ ਫਿਰਤ ਪ੍ਰਭ ਆਇਆ ਪਰਿਆ' ਤਉ ਸ਼ਰਨਾ/ਇ// 
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥ 
ਪੰਨਾ - 289 


ਕਹ ਕਹ ਠਾਕਰ ਕਹ ਕਹ ਚੋਰਾ/ 
ਕਾ ਕਉਂ ਦੁਰਾਉਂ ਕਾ ਸਿਉਂ ਝਲਬੰਚਾ 
ਜਹ ਜਹ_ਪੋਖਉਂ ਤਹ ਤਹ ਨੌਰਾ / 


ਸੀ ਮਾਨ ਸੈਤ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ 


ਜਹ ਮਾਤ ਪਿਤਾ ਸ਼ਤ ਮੀਤ ਨ ਭਾਈ / 
ਮਨ ਊਹਾ ਨਾਮੁ` ਤੇਰੈ ਸੰਗਿ ਸਹਾਈ 
ਜਹ ਮਹਾ ਭਇਆਨ ਦੂਤਾ ਜਮ` ਦਲ ॥ 
ਤਹਿ ਕੇਵਲ ਨਮ ਸੰਗ ਤੋਰੈ ਚਲੈ / 
ਜਹ ਮੁਸ਼ਕਲ ਹੋਵੈ ਅਤਿ ਭਾਗੀ ॥ 
ਅਤਿ ਦੀ ਮੁਸ਼ਕਲ ਹੋਵੇ - 
ਹਰਿ ਕੇ ਨਾਮੁ ਖਿਨ ਮਾਹਿ ਉਧਾਗੀ॥ ਪੰਨਾ - 264 
ਉਹ ਸਾਰੀ ਮੁਸ਼ਕਲ ਨੂੰ ਮਹਾਰਾਜ ਕਹਿੰਦੇ ਅੱਖ ਦੇ 
ਝਮਕਣ ਜਿੰਨੇ ਚਿਰ ਵਿਚ ਦੂਰ ਕਰ ਦਿੰਦਾ ਹੈ। ਨਾਮ ਬੜੀ 
ਵੱਡੀ ਚੀਜ਼ ਹੈ, ਸੈਸਾਰ ਨੂੰ ਇਸ ਗੱਲ ਦੀ ਸੋਝੀ ਨਹੀਂ ਆ 


ਪੰਨਾ - 264 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


20 


੧3101੫1500)60131.60।। 


ਵਿਚਕਾਰ ਇਕ ਨਾੜੀ ਹੈ, ਬਹੁਤ ਸੂਖਸ਼ਮ ਨਾੜੀ ਹੈ, ਵਾਲ 
ਸੈਂਕੜੇ ਗੁਣਾਂ ਸੂਖਸ਼ਮ, ਉਸ ਦੇ ਵਿਚ ਸੁਰਤੀ ਹੁੰਦੀ 


ਰਤ ਉਤਰ 
ਹੂਕ ਕਰ ੜੂ 

2 

। 

1 

। 

ਹ 

| 


ਹੈ। ਥੋੜ੍ਹੀ ਦੇਰ ਹੀ, ਬਹੁਤਾ ਚਿਰ ਨਹੀਂ, 10-20 ਸਿੰਟ ਹੀ 
ਪੁੱਠਾ ਲਟਕਾ ਕੇ ਦੇਖ ਲਓ, ਸਾਰਾ ਖੂਨ ਦਿਮਾਗ ਵਿਚ ਆ 
ਜਾਏਗਾ। ਬਹੁਤਾ ਚਿਰ ਲਟਕਾ ਦਿਓ ਤਾਂ ਚੜ੍ਹਾਈ ਕਰ 
ਜਾਏਗਾ। ਉਸ ਵੇਲੇ ਇਸ ਦੀ ਸਮਾਧੀ ਲੱਗੀ ਹੁੰਦੀ ਹੈ। 
ਫੇਰ ਇਸ ਦੇ ਐਦਰ ਜਿਹੜੀ ਸੁਰਤ ਹੈ, ਚੇਤਨਤਾ ਹੈ ਉਸ 
ਨੂੰ ਸੁਣਦਾ ਕੀ ਹੈ? ਹਰ ਬਦੇ ਦੇ ਔਦਰ ਇਕ ਧੁਨ ਹੈ, 
ਇਕ ਆਵਾਜ਼ ਹੈ, ਇਕ ਸ਼ਬਦ ਹੈ, ਹਰ ਪਸ਼ੂ ਦੇ ਐਦਰ 
ਹੈ, ਹਰ ਦਰਖਤ ਦੇ ਅਦਰ ਹੈ, ਕੋਈ ਚੀਜ਼ ਦੁਨੀਆਂ ਦੀ 
ਐਸੀ ਨਹੀਂ ਜਿਸ ਦੇ ਅਦਰ ਉਹ ਧੁਨ ਨਹੀਂ ਹੈ। ਉਸ ਨੂੰ 
“ਨਾਮ? ਕਹਿੰਦੇ ਨੇ, ਉਹ ਸ਼ਕਤੀ ਹੈ। ਚੇਤਨ ਧੁਨ ਹੈ ਉਹ, 


ਕੋਈ ਦੱਸ ਹੀ ਨਹੀਂ ਸਕਦਾ ਕਿਉਂਕਿ 


5।। 58000 9800 500। 4। ੬03) 


ਪਹਿਲਾ ਜਿਹੜਾ ਸਾਡਾ ਸਾਹਿਤ ਹੈ - ਰੂਹਾਨੀ 
ਸਾਹਿਤ, ਉਸ ਦੇ ਵਿਚ ਇਹ ਗੱਲਾਂ ਲਿਖੀਆਂ ਹੋਈਆਂ ਨੇ 
ਕਿ ਅਭਿਮੰਨਯੂ ਜਦੋਂ ਮਾਤਾ ਦੇ ਪੇਟ ਵਿਚ ਸੀ, ਉਸ ਵੇਲੇ 
ਅਰਜਨ ਇਸ ਦੀ ਮਾਤਾ ਨੂੰ ਚੱਕਰਵਿਊ ਬਾਰੇ ਦੱਸ ਰਿਹਾ 
ਕਿ ਇਹ ਵੱਡੀ ਮਿਲਟਰੀ ਫੌਜ ਦਾ ਪ੍ਰਬੋਧ ਹੈ, ਦੁਸ਼ਮਣ 
ਦਾਖਲ ਨਹੀਂ ਹੋ ਸਕਦਾ। ਉਹ ਦੱਸ ਰਿਹਾ 


ਇਸੇ ਤਰ੍ਹਾਂ ਦੇ ਨਾਲ ਇਕ ਬਹੁਤ ਵੱਡਾ ਰਿਸ਼ੀ 
ਹੋਇਆ ਹੈ ਜਿਸਦਾ ਨਾ ਅਸ਼ਟਾਵਕਰ ਸੀ। ਅਸ਼ਟਾਵਕਰ 
ਰਾਜੇ ਜਨਕ ਦਾ ਗੁਰੂ ਸੀ। ਅੱਠ ਵਲ ਉਸ ਦੇ ਸਰੀਰ ਵਿਚ 
ਪੈਂਦੇ ਸੀ। ਰਾਜਾ ਜਨਕ ਕੋਲ ਬਹੁਤ ਸਾਰੇ ਭਾਰਤਵਰਸ਼ ਦੇ 
ਰਿਸ਼ੀ-ਮੁਨੀ, ਸਾਧੂ-ਵਿਦਵਾਨ, ਪੰਡਤ ਬੁਲਾ ਕੇ ਰੱਖੇ ਹੋਏ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਸੀ। ਅੱਠ ਸਾਲ ਹੋ ਗਏ ਸੀ, ਸਾਰਿਆਂ ਨੂੰ ਇਕ ਤਰ੍ਹਾਂ ਦੀ 
ਕੈਦ ਸੀ। ਰਾਜੇ ਜਨਕ ਦਾ ਸਵਾਲ ਸੀ ਕਿ ਮੈਨੂੰ ਇਹ ਦੱਸੋ 
ਕਿ “ਇਹ ਸੱਚਾ ਕਿ ਉਹ ਸੱਚਾ। ਕਿਸੇ ਨੂੰ ਨਹੀਂ ਸੀ ਪਤਾ 


ਲਗਦਾ, ਅਖੀਰ ਇਹ ਅਸ਼ਟਾਵਕਰ, ਜੋ ਛੋਟੀ ਉਮਰ ਦਾ 
ਸੀ, ਇਹ ਉਥੇ ਜਾਂਦਾ ਹੈ, ਉਥੇ ਜਾ ਕੇ ਰਾਜਾ ਜਨਕ ਦੀ 
ਤਗਫ” ਕਟਾਫ' ਜਵਾਦ ਟਿਤ. ਉਸ ਤੋਂ ਬਾਅਦ ਇਸਨੇ 
ਆਪਣੇ ਪਿਤਾ ਨੂੰ ਛਡਵਾਇਆ। ਉਸ ਦਾ ਪਿਤਾ ਕਹਿਣ 
ਲੱਗਿਆ, “ਬੇਟਾ! ਤੇਰੇ ਸਰੀਰ ਦੇ ਵਿਚ ਵਿੰਗ ਪਾਉਣ ਦਾ 
ਕਸੂਰਵਾਰ ਮੈਂ ਹਾਂ।” 
ਦੂਸਰੇ ਰਿਸ਼ੀਆਂ ਨੇ ਪੁਛਿਆ, “ਤੂੰ ਕਿਵੇਂ ਕਸੂਰਵਾਰ ਹੈਂ ?” 

ਕਹਿਣ ਲੱਗਿਆ, “ਮੈਂ ਕਥਾ ਕਰਦਾ ਸੀ ਤੇ ਇਸ 
ਦੀ ਮਾਤਾ ਬੈਠੀ ਸੀ, ਇਹ ਉਸ ਵੇਲੇ ਪੇਟ ਵਿਚ ਸੀ। ਜਦੋਂ 
ਮੈਂ ਬੋਲ ਰਿਹਾ ਸੀ ਤਾਂ ਮੈਥੋਂ ਸੈਸਕਿਤ ਦਾ ਉਚਾਰਨ ਸ਼ੁੱਧ 
ਨਾ ਹੋਇਆ। ਉਸ ਵੇਲੇ ਆਵਾਜ਼ ਆਈ ਕਿ ਪਿਤਾ ਜੀ! 
ਇਸ ਤਰ੍ਹਾਂ ਨਹੀਂ ਹੈ, ਇਸ ਤਰ੍ਹਾਂ ਪੜ੍ਹੋ ਤੁਸੀਂ। ਮੈਂ ਹੈਰਾਨ 
ਹੋ ਗਿਆ। ਕਹਿਣ ਲੱਗੇ, “ਮੈਂ ਤੁਹਾਡਾ ਬੱਚਾ ਬੋਲ ਰਿਹਾ 
ਹਾਂ ਤੇ ਯੋਗ ਬਲ ਦੇ ਨਾਲ ਬੋਲ ਰਿਹਾ ਹਾਂ, ਤੁਸੀਂ ਸ਼ੁਧ 
ਉਚਾਰਨ ਕਰੋ।” ਮੈਂ ਸਰਾਪ ਦੇ ਦਿਤਾ ਕਿ ਜਾਹ, 
ਅਸ਼ਟਾਵਕਰ ਹੋ ਤੂੰ, ਮੈਨੂੰ ਟੋਕਦਾ ਹੈਂ। ਸੋ ਇਹ ਪੈਦਾ ਹੀ 
ਅੱਠ ਵਲਾਂ ਵਾਲਾ ਹੋਇਆ। 

ਇਹ ਜਿਹੜੀਆਂ ਚੀਜ਼ਾਂ ਨੇ, ਇਹ ਅਧਿਆਤਮਕ 
ਸਾਇਸ ਹੈ। ਇਸ ਦਾ ਸਾਨੂੰ ਪਤਾ ਨਹੀਂ ਲਗਦਾ ਕਿਉਕਿ 
ਅਸੀਂ ਪ੍ਰਾਕਿਤਕ ਸਾਇਸ ਪੜ੍ਹਦੇ ਹਾਂ। ਅੱਜਕਲੂ ਜੋ ਪ੍ਰਾਕ੍੍‌ਿਤੀ 
ਨਾਲ ਸਬੋਧ ਰਖਦੀ ਹੈ ਅਸੀਂ ਉਹ ਗੱਲ ਮੰਨਦੇ ਹਾਂ, 


ਸੋ ਇਸ ਤਰ੍ਹਾਂ ਦੇ ਨਾਲ ਬੱਚੇ ਵਿਚ ਉਸ ਵੇਲੇ ਜਿਹੜੀ 
ਚੇਤਨਤਾ ਹੁੰਦੀ ਹੈ, ਉਸ ਨੂੰ ਸਾਰੇ ਜਨਮਾਂ ਦਾ ਪਤਾ 
ਹੋਇਆ ਕਰਦਾ ਹੈ। ਉਸ ਥਾਂ ਤੇ ਨਾਮ ਦੀ ਧੁਨ ਦੇ ਆਸਰੇ 
ਜੀਉਂਦਾ ਹੈ ਉਹ। ਮਹਾਰਾਜ ਫੁਰਮਾਨ ਕਰਦੇ ਹਨ - 

ਗਰਭ ਕੁੰਟ ਮਹਿ ਉਰਧ ਤਪ ਕਰਤੇ / 

ਸਾਸਿ ਸਾਸਿ ਸਿਮਰਤ ਪ੍ਰਭੁ ਰਹਤ / 

ਉਗਝਿ ਪਰੇ ਜੌ. ਛਡਿ ਛਡਾਨਾ 


ਦੇਵਨਹਾਰ ਮਨ/ਹਿ ।ਬਿਸ਼ਰਾਨਾ ॥ ਪੰਨਾ - 257 


ਪੰਨਾ - 927 


ਵਾਸ਼ਨਾ ਜਿਹੜੀ ਇਸ ਨੂੰ ਹੋਈ, ਉਹ ਖਾਣ-ਪੀਣ ਦੀ 
ਹੋਈ। ਵਾਹਿਗੁਰੂ ਜੀ ਨੇ ਐਸਾ ਪ੍ਰਬੰਧ ਕਰਿਆ ਹੋਇਆ ਹੈ 
ਕਿ ਬੱਚਾ ਜਦੋਂ ਪੈਦਾ ਹੁੰਦਾ ਹੈ, `ਉਸ ਨੂੰ ਇਸ ਗੱਲ ਦਾ 
ਗਿਆਨ ਹੁੰਦਾ ਹੈ ਕਿ ਮੈਨੂੰ ਕਿਹੜੀ ਚੀਜ਼ ਜੀਉਂਦਾ ਰਖਦੀ 
ਹੈ - ਚਾਹੇ ਉਹ ਪਸ਼ੂ ਦਾ ਬੱਚਾ ਹੈ। ਦੇਖਣ ਵਿਚ ਆਇਆ 


55 
ਦੁ 

0 
ਵਾ 
% ਯੋ 
ਨ 


ਬੱਚੇ ਨੂੰ ਆਪੇ ਹੀ ਪਤਾ ਹੈ। ਜਦੋਂ ਰੈਧ ਆਉਂਦੀ ਹੈ 
ਉਧਰ ਨੂੰ ਖਿੱਚ ਖਾਂਦਾ ਹੈ, ਖਿੱਚ ਖਾ ਕੇ ਦੁੱਧ ਤਕ ਚਲਿਆ 
ਜਾਂਦਾ ਹੈ, ਦੁੱਧ ਚੁੰਘ ਲੈਂਦਾ ਹੈ ਆਪਣੇ-ਆਪ ਹੀ। ਸੋ 
;ਹਾਟਯ ਕਰਿ. ਜਿਹੜੀ ਪਹਿਲੀ ਤ੍ਰਿਸ਼ਨਾ ਲੱਗੀ ਇਸ 
ਨੰ, ਇਹ ਦੁੱਧ ਦੀ ਲੱਗੀ। ਦੁਜੀ ਜਿਹੜੀ ਲੱਗੀ ਉਹ ਇਹ 
ਕਿ ਮਾਂ ਤੇ ਬਾਪ ਦੀ ਇਸ ਨੂੰ ਸੋਝੀ ਆ ਗਈ । 

ਪਹਿਲ ਪਿਆ/ਰ ਲਗਾ ਥਣ ਦੁਹਿ/ 

ਦੂਜ ਮਾਇ ਬਾਪ ਕੀ ਸ਼ਧਿ॥ ਪੰਨਾ - 337 

ਕਿਉਂਕਿ ਰੋਜ਼ ਮਿਲਦੇ ਹਨ, ਇਸ ਲਈ ਉਹ ਜਾਣ 
ਗਿਆ ਕਿ ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ- 

ਤੀਜੈ ਭਯਾ ਭਾਗੀ ਬੇਥ // ਪੰਨਾ - 337 

ਫੇਰ ਪਰਿਵਾਰ ਦਾ ਪਤਾ ਲਗ ਗਿਆ ਕਿ ਇਹ ਮੇਰਾ 
ਭਰਾ ਹੈ, ਮੇਰੀ ਭੈਣ ਹੈ, ਉਨ੍ਹਾਂ ਕੋਲ ਹੀ ਜਾਂਦਾ ਹੈ ਦੂਜੇ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। ੬03) 


22 


੧3101੧੫1500)60131.60।। 


ਅਠਵੈ ਕੰਧ ਹੋਆ ਤਨ ਨਾਸ਼ # ਪੰਨਾ - 737 
ਇਹ ਮਹਾਰਾਜ ਨੇ, ਜੋ ਸਾਰਾ ਕੁਝ ਸਾਡੇ ਨਾਲ 

ਵਰਤਦਾ ਹੈ, ਉਹ ਸਾਰਾ ਲਿਖ ਦਿਤਾ। 
ਨਾਵੈ ਧਉਲੇ ਉਭੇ ਸ਼ਾਹ/ 
ਜਦੋ ਨੰਵੀਂ 

ਅਵਸਥਾ ਵਿਚ ਗਿਆ, 

90 ਸਾਲ ਦਾ ਹੋ 

ਗਿਆ, ਧਉਲੇ ਆ 

ਗਏ, ਫੇਰ ਉਭੇ ਸਾਹ 

ਲੈਦਾ ਹੈ। ਇਸ ਦਾ 


ਪੰਨਾ - 137 


ਬੰ 
0੭ 


ਜੰ 

ਹੈ 

ਨ 

20/ 

ਸ਼ 

; 1੨੭ 
3. ਕਰੇ 


ਲੋ ਯਾਦ ਸਾਂਈ ਵਿਚ 


ਹੈ। ਜਦੋਂ ਕਮਜ਼ੋਰ ਹੁੰਦਾ ਤੇ ਡਾ 

ਹੈ ਤਾਂ ਹਉਕਾ ਆਉਂਦਾ ਲੱਗੀ ਤਾਂ ਪੁਨ ਬਣਨ 
ਹੈ ਬੇ ਨੂੰ। ਜਿਸ ਬੈਦੇ ਨੂੰ ਲੱਗ ਗਏ, ਉਹ ਧੁੰਨ 
ਮਾ ਵੀ= ਦਾ ਤੈ ਪਰੇਰ ਕੇ ਸਤਿਸੰਗ 
ਸਮਝ _ਲਓ ਕਿ ਉਸਦਾ ਵਿਚ ਲੈ ਆਉਂਦੇ ਨੇ। 
ਨਾੜੀ ਪ੍ਰਬੰਧ ਫੇਲ੍ਹ ਹੋ 1 ਤਾ ਰਾ 
ਗਿਆ। ਇਹ ਜ਼ਰੂਰੀ ਕਲ ਬਿਲ 
ਨਹੀਂ ਕਿ ਬੱਢੇ ਹੋ ਕੇ ਗੁਰਦੁਆਰਾ ਈਸ਼ਰ ਪ੍ਰਕਾਸ਼, ਰਤਵਾੜਾ ਸਾਹਿਬ ਇਿ ਭਿ 
ਆਏ। ਕਿਸੇ 60 ਦਾ ਵਿ 


ਭੁੱਲ ਜਾਂਦਾ ਹੈ, ਉਸ ਦੇ ਨਾਲ ਕੀ ਹੁੰਦਾ ਹੈ? ਇਸ ਨੂੰ 
ਦੁਖ ਸ਼ੁਰੂ ਹੋ ਜਾਂਦੇ ਨੇ - 
ਪਰਮੇਸਰ ਤੋ` ਭਾਲਿਆਂ ਵਿਆਪਨਿ ਸਭੋ` ਰੋਗ / 
ਪੰਨਾ - 335 


5।। 58000 9800 500। 4। ੬03) 


23 


ਜਾਵਾਂ। ਉਹ ਜਿਹੜੇ ਪੁੰਨ ਕਰਮ ਬਣਦੇ ਨੇ, ਉਹ 


ਫੇਰ ਆਦਮੀ ਤਾਂ ਜਾਂਦਾ ਹੀ ਹੈ ਸਤਿਸੈਗ ਵਿਚ। 
ਕਹਿੰਦੇ, “ਨਹੀਂ, ਜਦੋਂ ਤੱਕ ਮੱਥੇ ਵਿਚ ਨਾ ਲਿਖਿਆ 
ਜਾਵੇ, ਕੋਈ ਕਰਮ ਉਘੜ ਨਾ ਜਾਵੇ, ਓਨੀਂ ਦੇਰ ਤਕ 
ਨਹੀਂ ਇਹ ਮਿਲਦਾ । 
ਹਰਿ ਕਰਤਿ ਸਾਧਸੰਗਤਿ ਹੈ' ਸਿਰਿ ਕਰਮਨ ਕੰ` ਕਰਮਾ 
ਪੰਨਾ - 642 
ਸਾਰੇ ਕਰਮ ਜੋ ਦੁਨੀਆਂ ਦੇ ਵਿਚ ਨੇ ਉਨ੍ਹਾਂ ਵਿਚੋਂ 
ਸ਼ਰੋਮਣੀ ਕਰਮ ਹੈ ਸਾਧੂ ਦੀ ਸੈਗਤ ਤੇ ਹਰੀ ਦਾ ਕੀਰਤਨ । 
ਨਾਲ ਮਹਾਰਾਜ ਨੇ ਸ਼ਰਤ ਲਾ ਦਿਤੀ ਕਿ - 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਕਹ ਨਾਨਕ ਤਿਸ਼ ਭਇਓ ਪਰਾਪਤਿ........... ।। 
ਪੰਨਾਂ - 642 
ਉਹ ਹਰ ਬੰਦੇ ਨੂੰ ਨਹੀਂ ਮਿਲਦਾ। ਮਿਲਦਾ ਕਿਸਨੂੰ ਹੈ ? 
ਜਿਸ਼ ਪੁਰਬ ਲਿਖੇ ਕਾ ਲਹਨਾ/ 


ਟਏ-3 
1 ਗੰ 


2] <੭ 2100 
0੭ 


1044 ਆ 


੬੭ 
ਗੰ)” 
€( 

ਸਿ 


ਦੇ ਨਾਲ ਬਾਣੀ ਸੁਣੇਗਾ, ਮਨ ਦੇ ਵਿਚ 
ਮਹਾਰਾਜ ਕਹਿੰਦੇ - 
ਕਈ ਕੌਟਿਕ ਜਗ ਫਲਾ ਸ਼ਣਿ ਗਾਵਨਹਾਗੇ ਰਾਮ / 
ਪੰਨਾ - 546 
ਇਥੇ ਬਾਣੀ ਪੜ੍ਹੇਗਾ, ਬਾਣੀ ਸੁਣੇਗਾ ਤਾਂ ਉਸ ਦੇ 
ਫਲਾਂ ਦਾ ਕੋਈ ਅੰਤ ਹੀ ਨਹੀਂ ਹੋਇਆ ਕਰਦਾ। ਇਸ 
ਕਰਕੇ ਮਹਾਰਾਜ ਜੀ ਪ੍ਰੇਰਨਾ ਕਰਦੇ ਨੇ, ਪੜ੍ਹੋ ਪਿਆਰ ਦੇ 
ਨਾਲ ਸਾਰੇ - 


ਵਸਾਏਗਾ 


ਆਵਹੁ ਸਿਖ ਸ਼ਤਿਗੁਰ ਕੇ ਪਿਆਰਿਓ ਗਾਵਹੁ ਸਚੀ ਬਾਣ? ॥ 
ਬਾਣਾ ਤ ਗਾਵਹ ਗੁਰ ਕੇਗੰ ਬਾਣੀਆ /ਸਿਰਿ ਬਾਣਾ 4 


ਜਿਨ ਕਉ ਨਦਰਿ ਕਰਮੁ` ਹੋਵੈ ਹਿਰਦੈ ਤਿਨਾ ਸ਼ਮਾਣ? 4 
ਪੰਨਾ - 920 


ਬਖਸ਼ਿਸ਼ ਹੋ ਜਾਂਦੀ ਹੈ, ਉਨ੍ਹਾਂ ਦੇ 
ਜਾਇਆ ਕਰਦੀ ਹੈ, ਦੂਜਿਆਂ ਦੇ ਨਹੀਂ ਸਮਾਉਂਦੀ; ਦੂਜੇ 
ਸੁਣ ਲੈਣਗੇ ਪਰ ਉਸ ਤਰ੍ਹਾਂ ਦੀ ਗੱਲ ਉਨ੍ਹਾਂ ਦੀ ਸਮਝ 
ਵਿਚ ਨਹੀਂ ਆਉਂਦੀ ਜਿਹੜੀ ਉਨ੍ਹਾਂ ਦਾ ਜੋਮਣ-ਮਰਨ ਕੱਟ 
ਦੇਵੇ। ਇਹ ਹਿਰਦੇ ਵਿਚ ਸਮਾਉਂਦੀ ਹੈ - 

ਇਹ ਬਾਣੀਂ ਜੋ ਜੰਅਹ ਜਾਣੰ 

ਰਿ _ ਪੰਨਾਂ - 797 


ਉਹ ਨਾਮ ਜਪ ਸਕਦਾ ਹੈ, ਦੂਜੇ ਤੋਂ ਨਹੀਂ ਜਪ ਹੁੰਦਾ। 
ਪੀਵਹੁ ਅੰਮ੍ਰਿਤ ਸਦਾ ਰਹ੍ਹੁ ਹਰਿ ਰੰਗਿ ਜਪਿ ਸਾਰਿਗਪਾਣੀ॥ 


ਹੈ ਜਿਹੜੀ ਅਸੀਂ ਪੜ੍ਹਦੇ ਹਾਂ, ਇਹ ਗਾਉਣ ਵਾਲੀ ਹੈ। 
ਕਹੈ ਨਾਨਕੁ` ਸ਼ਦਾ ਗਾਵਹੁ ਏਹ ਸਚੀ ਬਾਣਾ॥ 
ਪੰਨਾ - 920 

ਬਾਣੀ ਤੋਂ ਜਿਹੜਾ ਖਾਲੀ ਰਹਿੰਦਾ ਹੈ, ਮਹਾਰਾਜ 
ਕਹਿੰਦੇ ਉਹ ਦੁਖੀ ਹੋ ਜਾਂਦਾ ਹੈ, ਦੁਖ ਉਸ ਨੰ ਐਨਾ ਘੇਰ 
ਲੈਂਦੇ ਨੇਂ, ਕੋਈ ਉਸ ਦੇ ਕੋਲ ਇਲਾਜ ਨਹੀਂ ਹੈ ਕਿ ਮੈਂ 
ਦੁਖਾਂ ਵਿਚੋਂ ਨਿਕਲ ਜਾਵਾਂ। ਮਹਾਰਾਜ ਕਹਿੰਦੇ - 

ਜੀਉ ਤਪਤੁ`ਹੈ` ਬਾਰੋਂ ਬਾਰ / 

ਤਾਪਿ ਤਪਿ ਖਧੈ ਬਹੁਤ ਬੇਕਾਰ 

ਜੰ ਤਨਿ ਬਾਣੀ ਵਿਸਰੈ ਜਾਇ 

ਜਿਓਂ ਪਕਾ ਰੋਗੀ ਵਿਲਲਾ/ਇ ॥ ਪੰਨਾ - 667 

ਕਿਉਂਕਿ ਪ੍ਰਮੇਸ਼ਰ ਨੂੰ ਭੁੱਲਣ ਦੇ ਨਾਲ ਸਾਰੇ ਰੋਗ ਖੜ੍ਹੇ 
ਹੋ ਜਾਂਦੇ ਨੇ, ਦੁਖ ਖੜ੍ਹੇ ਹੁੰਦੇ ਨੇ, ਪ੍ਰਮੇਸ਼ਰ ਨੂੰ ਯਾਦ ਕਰ 
ਲਓ ਸਾਰੇ ਦੁਖਾਂ ਦਾ, ਵਿਘਨਾਂ ਦਾ ਖਾਤਮਾ ਹੈ ਜਾਂਦਾ ਹੈ- 
ਪ੍ਰਭਾ ਸਿਮਰਤ ਕਛੁ ਬਿਘਨੁ ਨ ਲਾਗੈ ਪੰਨਾ - 262 
ਦੂਜੇ ਪਾਸੇ ਪ੍ਰਮੇਸ਼ਰ ਤੋਂ ਜਦੋਂ ਭੁੱਲ ਜਾਂਦੇ ਹਾਂ - 

ਕੌਟਿ ਬਿਘਨ ਤਿਸ਼ ਲਾਗਤੇ #ਿਸ਼ ਨੋ ਵਿਸਰੈ ਨਾਉ ॥ 


ਉਸ ਦਾ ਉਧਾਰ ਨਹੀਂ ਹੋ ਸਕਿਆ ਕਰਦਾ। 
ਸੋ ਬਾਕੀ ਇਹ ਜੋ ਬਾਣੀ ਹੈ, ਇਹ ਸ਼ਕਤੀ ਹੈ, ਨਿਰੀ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


24 


੧3101੧੫1500)60131.60।। 


ਦਿਤਾ ਜਾਵੇ, ਮਹਾਰਾਜ ਕਹਿੰਦੇ - 
ਏਕ ਚਿਤ ਜਿਹ ਇਕਾ ਛਿਨ ਧਿਆਇਓ ॥ 
ਕਾਲ ਫਾਸ਼ ਕੇ ਛੰਚ ਨ ਆਇਓ॥ _ ਅਕਾਲ ਉਸਤਤਿ 


& ਤਤ 
੩ 
ਰੱ 
ਡ | 
ਿ 
ਪ੍ 
; 
7 
3 


ਤੈ 


ਹੁ 


ਕਬ 
ਥ 
੭੨ ਨੀ 


ਤੈ 
ਭੂ 


ਕੇ ਭੂਤ 
ਰੰ ਨ 
ਕਰ 
ਪ੍ਰ 
ਸੰ 


ਹੂ 
ਰੰ 
ਕਾ 


੩ 
ਤੀ 
ਸਰ 
ਪ੍ਰ 
£ 


3 ਰੀ 
ਥੇ 


<< 


ਰਹ 
% 


ਜੀ, ਮੇਰੇ ਤੇ ਤਰਸ ਕਰੋ । ਮੈਂ ਕਿਹਾ, “ਤਰਸ ਮੈਂ ਤਾਂ ਨਹੀਂ 
ਕਰਨਾ ਤਰਸ ਤੁੰ ਆਪਣੇ ਆਪ ਤੇ ਆਪ ਕਰਨਾ ਹੈ, ਜੇ 
ਕਰਨਾ ਹੈ ਤਾਂ ਮੈਂ ਦੱਸ ਦਿੰਦਾ ਹਾਂ।” 
ਕਹਿੰਦੀ, “ਦੱਸੋ।” 

ਪੰਜ ਘੰਟੇ ਦਾ ਪਾਠ ਸੀ ਰੋਜ਼ ਦਾ। 


2] 


5।। 58000 9800 500। 4। ੬03) 


2 


ਮੇਰੇ 
ਨਹੀਂ, ਤੁੰ ਨਿਹਚੇ ਦੇ ਨਾਲ ਪਾਠ ਕਰ।” 20 
ਹੋ ਗਏ ਤਾਂ ਮੇਰੇ ਕੋਲ ਆਈ। ਕਹਿੰਦੀ, “ 


ਮੈਂ ਕਿਹਾ, “ਦਿਖਾ ਆ।” 
ਉਥੇ ਗਈ। ਉਹ ਡਾਕਟਰ ਕਹਿੰਦੇ, ਨਾ ਤੈਨੂੰ ਬਲੱਡ 


=੩ 


ਪਰੈਸ਼ਰ ਹੈ, ਨਾ ਬਲੱਡ ਸ਼ੁਗਰ ਹੈ, ਨਾ ਪੇਸ਼ਾਬ 'ਚ ਸ਼ੁਗਰ 


ਵਿਆਹ-ਸ਼ਾਦੀਆਂ ਹੁੰਦੀਆਂ 
ਮਠਿਆਈ ਆਈ ਰਹਿ 


ਗਰਿ ਅਉਖਧੁ ਸ਼ਭ ਘਟ ਹੈ ਭਾਈ / ਪੰਨਾ - 25੭ 
ਲੇਕਿਨ ਉਹ ਦਵਾਈ ਕਿਤੋਂ ਮਿਲਦੀ ਨਹੀਂ ਹੈ। ਜਿਥੇ 
ਇਸ ਦਾ ਭੰਡਾਰ ਹੈ, ਉਸ ਦੀ ਚਾਬੀ ਗੁਰੁ ਕੋਲ ਹੈ - 
ਗੁਰ ਪੂਰੇ ਬਿਨ ਬਿਧਿ ਨ ਬਨਾਈ 4 ਪੰਨਾ - 259 
ਪੂਰਾ ਗੁਰੂ ਮਿਲੇ ਤਾਂ ਬਿਧ ਬਣਦੀ ਹੈ, ਨਹੀਂ ਤਾਂ 
ਬਣਦੀ ਨਹੀਂ। 
ਗੁਰਿ ਪੂਰੈ ਸੰਜਮੁ ਕਰਿ ਦੀਆ / ਪੰਨਾ - 259 
ਪੂਰੇ ਸਤਿਗੁਰੂ ਨੇ ਫੇਰ ਸੈਜਮ ਦੱਸ ਦਿਤਾ ਕਿ ਇਸ 
ਤਰ੍ਹਾਂ ਤੂੰ ਕਰਨਾ ਹੈ, ਆਹ ਰਹਿਤਾਂ ਰੱਖਣੀਆਂ ਹਨ । 
ਮਹਾਰਾਜ ਕਹਿੰਦੇ ਫੇਰ ਦੁੱਖ ਖਤਮ ਹੋ ਜਾਂਦਾ ਹੈ। 
ਨਾਨਕ ਤਉ /ਫਿਿ ਦੂਖ ਨ ਥੀਆ/ ਪੰਨਾ - 25੭ 
ਉਸ ਤੋ ਬਾਅਦ ਮੈਂ ਅਮਰੀਕਾ ਨੂੰ ਚਲਿਆ ਗਿਆ। 
ਜਦੋਂ ਜਨਵਰੀ ਵਿਚ ਮੁੜ ਕੇ ਆਇਆ, ਉਸ ਵੇਲੇ ਉਸ 
ਨੂੰ 11-12 ਮਹੀਨੇ ਹੋ ਚੁੱਕੇ ਸੀ। ਮੇਨੂੰ ਕਹਿਣ ਲੱਗੀ ਕਿ 
ਬਾਕੀ ਤਾਂ ਮੈਂ ਸਾਰੇ ਦਿਖਾ ਆਈ, ਗੀੜ੍ਹ ਦੀ ਹੱਡੀ ਦੀ ਤੇੜ 
ਵੀ ਖਤਮ ਹੋ ਗਈ। ਡਾਕਟਰ ਕਹਿੰਦੇ ਨੇ ਰਸੌਲੀ ਤਾਂ ਵਿਚੇ 
ਘੁਲ-ਘਲ ਗਈ, ਹੈ ਹੀ ਨਹੀਂ ਇਸ ਵੇਲੇ । ਪੱਥਰੀ ਸੀ 
ਜਿਹੜੀ ਉਹ ਉਸ ਨੇ ਮੈਨੂੰ ਦਿਖਾਈ, ਕਹਿੰਦੀ ਆਹ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਕਰਾਇਆ, ਨਹੀਂ ਤਾਂ ਸਾਰਾ ਕੰਮ ਓਪਰੇਸ਼ਨ ਦਾ ਹੀ 
ਉਸਦਾ। 

ਕਹਿੰਦੀ, “ਹੁਣ ਮੇਰੀ ਇਕ ਅੱਖ ਰਹਿ ਗਈ, ਸਾਲ 
ਹੋਣ ਵਾਲਾ ਹੋ ਗਿਆ ਤੇ ਕੀ ਮੈਂ ਘਰ ਨੂੰ ਕਾਣੀ ਹੀ 


ਰੂ 
ਰਤ 
ਰੇ 


3 ੨ 
ਸਿ 
ਤੇ 4 ਜਸ 
੍ ਰੂ 
ਹਕ 
ਹਤਰ 
0 
%/ <੧੦੦[ “” ਨ 
ਕਰ 


ਸੈਗਤ ਜੀ! ਜਿਹੜੀ ਅਸੀਂ ਬਾਣੀ ਪੜ੍ਹਨ ਲੱ 


੩ 
ਤ 
ਪੈ 
1 
ਹਉ 
ਤਹ 
4 


ਖਾਧੇ ਹੋਏ ਜੀਭ ਨੇ, ਕਹਿੰਦਾ, “ਮੈਨੂੰ ਕਹਿੰਦੇ ਨੇ ਕਿ ਤੈਨੂੰ 


ਕੈਂਸਰ ਹੋਣ ਵਾਲਾ ਹੈ, ਮੈਨੂੰ ਕੁਝ ਦੱਸੋ।” 


ਤਣ 

ਨ ਇੰ 

ਭੁ 
ਤਹ 
ਿ 
ਤਹ 


ਮੈਨੂੰ ਪਤਾ ਹੈ ਕਿ _ ਵਿਚ 
ਸ਼ਕਤੀ ਹੈ ਕਿਉਂਕਿ ਜਦੋਂ ਘਰੋਂ ਤੁਰਦੇ ਹਾਂ ਕੋਈ ਬਾਣੀ 
ਪੜ੍ਹਦਾ ਹੈ, ਸੁਰਤੀ ਵਾਹਿਗੁਰੂ ਵਲ ਹੁੰਦੀ ਹੈ ਉਨ੍ਹਾਂ ਦੇ 
ਅੰਦਰ ਇਕ ਅਜੀਬ ਕਿਸਮ ਦੀ ਸ਼ਕਤੀ ਬਣੀ ਹੋਈ ਹੁੰਦੀ 
ਹੈ। ਜਦੋਂ ਉਹ ਪਾਣੀ ਦੇ ਵਿਚ ਚਰਨ ਧੋਂਦੇ ਨੇ, ਪਾਣੀ 
ਵਿਚ ਇਹ ਖਾਸੀਅਤ ਹੈ ਇਹ ਇਕ ਦਮ ਬੰਦੇ ਦੀ ਸ਼ਕਤੀ 

ਨੂੰ ਗ੍ਰਹਿਣ ਕਰ ਲੈਂਦਾ ਹੈ। 
ਉਸ ਨੂੰ ਗੱਲ ਸਮਝਾਈ ਕਿ ਆਹ ਬਾਣੀ ਪੜ੍ਹੀਂ ਤੇ 
ਇਸ ਤਰ੍ਹਾਂ ਕਰ ਲੈ। ਉਹ ਪੁਲਿਸ ਜਰਨੈਲ ਵੀ ਉਸ ਦੇ 
ਨਾਲ ਸੀ, ਉਨ੍ਹਾਂ ਨੂੰ ਵੀ ਮੈਂ ਦੱਸ ਦਿਤਾ। ਉਹ ਅੰਬ ਸਾਹਿਬ 
ਗੁਰਦਵਾਰੇ ਚਲੇ ਗਏ। ਮੈਨੂੰ ਦੂਜੇ ਦਿਨ ਉਨ੍ਹਾਂ ਨੇ ਦੱਸਿਆ, 
ਕਹਿੰਦੇ, ਅਸੀਂ ਐਨੀ ਸ਼ਰਧਾ ਵਿਚ ਆ ਗਏ ਕਿ ਕੁਰਲੀਆਂ 
ਕੀ ਕਰਨੀਆਂ ਨੇ, ਅਸੀਂ ਪਾਣੀ ਪੀ ਹੀ ਲੈਂਦੇ ਹਾਂ। ਕਹਿੰਦੇ 
ਮੈਲਾ ਜਿਹਾ ਪਾਣੀ ਬੁਕ ਭਰ ਕੇ ਪੀ ਗਿਆ। ਉਸ ਦੇ 
ਵਿਚ ਚਰਨ ਧੋਤੇ ਹੋਏ ਸੀ ਸੈਗਤ ਦੇ ਤੇ ਉਸ ਦੇ ਨਾਲ 
। ਕਹਿੰਦਾ, 


ਰੂ 
੧ 
3 
ਰ੍ 
ਿ 


ਪੰਨਾ - 135 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


੧3101੫1500)60131.60।। 


ਗੁਰਦਵਾਰੇ ਵਿਚ ਮੈਂ' ਝਾੜੂ ਦੇ ਆਉਂਦਾ ਸੀ ਜਾ ਕੇ।” 
ਮੈਂ ਕਿਹਾ, “ਤੂੰ ਤਾਂ ਠੀਕ ਲੱਗ ਰਿਹਾ ਹੈਂ ਤੇ ਚਿਹਰਾ 


ਮੁਹਰਾ ਤਾਂ ਠੀਕ ਹੋ ਗਿਆ।” 45 ਦਿਨਾਂ ਬਾਅਦ 
ਆਇਆ, ਸਾਦ ਦੀ 


ਮੈਂ ਕਿਹਾ, “ਕੀ ਗੱਲ ?” 
ਕਹਿੰਦਾ, “ਮੈਂ ਰਾਜ਼ੀ ਹੋ ਗਿਆ!” 
ਮੈਂ ਕਿਹਾ, “ਤੇਨੂੰ ਬਿਮਾਰੀ ਕੀ ਸੀ ?” 


ਕਾਸ਼ੀ ਇਲਾਜ ਕਰਾਇਆ, ਫੇਰ ਵਲਿਗਟਨ ਹਸਪਤਾਲ 
ਦਿੱਲੀ ਕਰਾਇਆ ਤੇ ਪੈਸੇ ਖਤਮ ਹੋ ਗਏ ਤਾਂ ਮੇਰੇ ਕੋਲ 
ਆ ਗਿਆ। ਅਸੀਂ ਬੜੇ ਤੈਗ ਸੀ, ਸ਼ੁਕਰ ਹੈ ਇਹ ਤਾਂ ਹੁਣ 
ਰਾਜ਼ੀ ਹੋ ਗਿਆ। 

ਸਾਧਸੈਗਤ ਜੀ! ਇਹ ਮੈਂ ਦੋ ਗੱਲਾਂ ਹੀ ਕਰੀਆਂ ਨੇ । 


5।। 58000 9800 500। 4। ੬03) 


27 


ਇਸ ਦੇ ਮੁਤਾਬਿਕ ਹੀ ਸਮਝ ਲਓ ਕਿ ਬਾਕੀ ਜਿਹੜੀਆਂ 
ਨੇ, ਉਹ ਗੁਰੂ ਮਹਾਰਾਜ ਦਾ ਹੁਕਮ ਹੈ ਇਸ ਤਰ੍ਹਾਂ ਦਾ, 
ਪੜ੍ਹੋ ਪਿਆਰ ਦੇ ਨਾਲ - 
ਧਾਰਨਾ - ਦੁਖ ਰੋਗ ਤੋ ਸੰਤਾਪ ਦੂਰ ਹੁੰਦੇ ਨੰ, 
ਬਾਣੀ ਸੁਣ ਕੇ ਸਤਿਗੁਰ ਦੀ - 2, 2. 
ਮਰੇ ਪਿਆਰੇ, ਬਾਣੀ ਸ਼ਣ ਕੇ ਸਤਿਗੁਰ ਦੀ-2, 


ਦੁਖ ਰੋਗ ਤੋਂ ਸੰਤਾਪ ਦੂਰ ਹੁੰਦੇ ਨੇ, ...... -2. 
ਮਹਾਰਾਜ ਕਹਿੰਦੇ - 
ਦੁਖ ਰੌਗ ਸੰਤਾਪ ਉੱਤਰੇ ਸੁਣਾ ਸ਼ਚੀ ਬਾਣਾ 
ਸੰਤ ਸਾਜਨ ਭਏ ਸਰਸੇ' ਪੂਰੇ ਗੁਰ ਤੇ ਜਾਣੀ॥ 


“ਦੇਖ ਭਾਈ! ਗੁਰੂ ਮਹਾਰਾਜ ਦਾ ਫੁਰਮਾਨ ਹੈ ਕਿ - 
ਦੂਖ' ਰੋਗ ਸੰਤਾਪ ਉੱਤਰੇ ਸ਼ਣੀ ਸਚੀ ਬਾਣਾ / 
ਪੰਨਾ - 922 


ਕਿਥੇ ਤਾਂ ਦੁਨੀਆਂ ਭਰ ਵਿਚ ਠੀਕ ਨਹੀਂ ਸੀ ਹੋਇਆ।” 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਕਹਿੰਦੇ, “ਚੰਗਾ! ਹੁਣ ਤੇਰੀ ਰਜ਼ਾਅ ਹੈ, ਜਿੱਥੇ 
ਜਾਣਾ ਹੈ ਤੂੰ ਜਾਹ।” 

ਕਹਿੰਦਾ, “ਮੈਂ ਜਾਣਾ ਕਿੱਥੇ ਹੈ, ਤੁਹਾਡੇ ਚਰਨਾਂ ਵਿਚ 
ਰਹਿ ਕੇ ਹੀ ਸੇਵਾ ਕਰਾਂਗਾ।” 

ਸੋ ਇਸ_ਤਰ੍ਹਾਂ ਦੀਆਂ ਬਹੁਤ ਮਿਸਾਲਾਂ ਨੇ। ਜਿੱਥੇ 
ਬਾਣੀ ਸੁਣਾ ਕੇ_ਵੀ ਰਾਜ਼ੀ ਹੋ ਜਾਂਦਾ ਹੈ। ਭਾਈ ਸਾਹਿਬ 


ਭਾਈ ਰਣਧੀਰ ਸਿੰਘ ਜੀ ਤੁਹਾਡੇ ਕੋਲ ਹੀ ਹੋਏ ਨੇ, ਸਾਡੀ 
ਉਮਰ ਦੇ ਸਾਰੇ ਜਾਣਦੇ ਨੇ ਉਨ੍ਹਾਂ ਨੂੰ। ਦਾ ਪਿਤਾ 
ਹਸਪਤਾਲ ਦੇ ਅਦਰ ਜਲੋਧਰ ਦੀ 


ਉਹ ਕਹਿੰਦੇ, “ਚੰਗਾ ਹੋਇਆ ਤੁਸੀਂ ਆ ਗਏ । ਤੁਸੀਂ 
ਹੁਣ ਸਲਾਹ ਦਿਓ, ਮੈਂ ਕੀ ਕਰਾਂ ?” 

ਉਹ ਕਹਿੰਦੇ, “ਸਲਾਹ ਕੀ ਦੇਣੀ ਹੈ? ਤੁਸੀਂ ਇਨ੍ਹਾਂ 
ਨੂੰ “ਜਪੁਜੀ ਸਾਹਿਬ” ਸੁਣਾਓ ।” 


ਮੰਨੋ ਕੀ ਗਤਿ ਕਹੀ ਨ ਜਇ// ਪੰਨਾ - 2 


ਪਤਾ ਨਹੀਂ ਸੌ ਵਾਰ ਕਹਿ ਦਿਤੀ ਜਾਂ 500 ਵਾਰੀ 
ਕਹਿ ਦਿਤੀ। ਇੰਨੇ ਨੂੰ ਡਾਕਟਰ ਆ ਗਿਆ, ਅੰਗਰੇਜ਼ 
ਡਾਕਟਰ ਸੀ। 


ਕਹਿਣ ਲੱਗਿਆ, “ਹਾਂ, ਰਣਧੀਰ ਸਿੰਘ! ਤੁਮ ਲੇਕਰ 
ਨਹੀਂ ਆਏ ਅਪਨੇ ਪਿਤਾ ਕੋ ?” 

ਕਹਿੰਦੇ, “ਅੰਦਰ ਆਓ ਤੁਸੀਂ!” 

ਅੰਦਰ ਆ ਕੇ ਹੈਰਾਨ ਹੋ ਗਿਆ। ਜਿਹੜਾ ਘੜੇ 
ਜਿੱਡਾ ਪੇਟ ਹੋਇਆ ਹੋਇਆ ਸੀ ਜਲੋਧਰ (ਪਿਸ਼ਾਬ ਦੇ ਬੈਨ੍ਹ 
ਪੈਣ) ਨਾਲ, ਉਹ ਨਾਲ ਲੱਗਿਆ ਪਿਆ ਹੈ ਤੇ ਉਹ ਉਠ 


> ੩੩੪੨੦ 5 


ਕੇ ਬੇਠੇ ਨੇ। 

ਕਹਿੰਦਾ, “ਹੈਂ! ਇਹ ਕੀ ਚਮਤਕਾਰ ਹੋਇਆ ? ਕੋਈ 
ਕਰਾਮਾਤ ਵਰਤ ਗਈ ?” 

ਕਹਿੰਦਾ, “ਕੁਝ ਨਹੀਂ ਕਰਿਆ ਡਾਕਟਰ ਜੀ! ਅਸੀਂ 
ਆਪਣੇ ਗੁਰ ਦੀ ਬਾਣੀ ਕੇ ਸੁਣਾਈ ਹੈ, ਅਜੇ ਪੁਰੀ 


ਪੜ੍ਹ 
ਨਹੀਂ ਸੁਣਾ ਸਕੇ, ਅੱਧੀ ਤੋਂ ਵੀ ਤੀਜਾ ਹਿੱਸਾ ਸੁਣਾਈ ਹੈ 
ਇਹ ਰਾਜ਼ੀ ਹੋ ਗਿਆ। 


ਜਨਮ ਵਿਚ ਮੈਨੂੰ ਇਸ ਨੇ ਤੰਗ ਕਰਿਆ, ਉਸ ਨੇ ਕਰਿਆ, 
ਮੈਂ ਫਲਾਣੇ ਥਾਂ ਸੀ। ਜਿਨ੍ਹਾਂ ਨੂੰ ਯਾਦ ਰਹਿ ਗਿਆ ਉਨ੍ਹਾਂ ਨੇ 
ਇਹ ਗੱਲਾਂ ਦੱਸ ਦਿਤੀਆਂ ਕਿ ਸੈਂ ਪਹਿਲਾਂ ਕੀ ਸੀ। 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


28 


੧3101੧੫1500)60131.60।। 


ਆਇਆ ਹੀ ਲਾਹਾ ਲੈਣ ਵਾਸਤੇ ਹਾਂ। ਇਸ ਤਰ੍ਹਾਂ 
ਮਹਾਰਾਜ ਫੁਰਮਾਨ ਕਰਦੇ ਹਨ - 
ਧਾਰਨਾ - ਆਇਓਂ ਲਾਹਾ ਲੈਣ ਪ੍ਰਾਣੀ, 
ਆਇਓ ਲਾਹਾ ਲੈਣ - 2, 2. 
ਜਿਸ਼ ਵਖਰ ਕਉ ਲੰਨਿ ਤੂ ਆਇਆ/ 
ਰਾਮ ਨਾਮ ਸੰਤਨ ਘਰ ਪਇਆ / 
ਲਾਹੇ ਦੀ ਥਾਂ ਤੂੰ ਕਰਿਆ ਕੀ ? 
ਬੈਰ ਬਿਰੌਧ ਕਾਮ ਕ੍ਰੱਧ ਮੋਹ 
ਡੂਠ' ਬਿਕਾਰ ਮਹਾ ਲੋਡ ਧ੍ਰੋਹ॥ 
ਇਆਹੂ' ਜ਼ਗਾਤਿ ਬਿਹਾਨੇ ਕਈ ਜਨਮ / 
ਨਾਨਕ ਰਾਖ ਲੰਹ ਆਪਨ ਕਰਿ ਕਰਮ/ 
ਪੰਨਾ - 267 
ਲਾਹਾ ਲੈਣ ਆਇਆ ਸੀ। ਉਹ ਜਿਹੜੀ ਚੀਜ਼ ਦਾ 
ਲਾਹਾ ਲੈਣਾ ਸੀ ਉਹ ਮਿਲਦੀ ਕਿਥੇ ਹੈ ? 


ਪੰਨਾ - 283 


ਜਿਸ਼ ਵਖਰ ਕਓਂ ਲੰਨਿ ਤੂ ਆਇਆ / 

ਰਾਮ ਨਾਮ ਸੰਤਨ ਘਰਿ ਪਾਇਆ 4 ਪੰਨਾਂ - 283 
ਉਹ ਮਿਲਦੀ ਕਿਵੇਂ ਹੈ ? ਪੈਸੇ ਦੇਣੇ ਪੈਂਦੇ ਨੇ ? ਕਹਿੰਦੇ ਨਹੀਂ। 

ਤਾਜਿ ਅਭਿਮਾਨੁ ਲੰਹ ਮਨ ਆੱਲਿ॥ ਪੰਨਾ - 283 


ਅਭਿਮਾਨ ਛੱਡ _ਦੇਹ ਆਪਣਾ ਤੇ ਉਹ ਚੀਜ਼ ਮਨ 


<< 


ਦੇ ਕੇ ਮੁੱਲ ਮਿਲਦੀ ਹੈ, ਫੇਰ - 
ਰਾਮ ਨਮ ਹਿਰਦੇ ਮਹਿ ਤੌਲਿ॥ ਪੰਨਾਂ - 283 
ਉਨ੍ਹਾਂ ਨੇ ਤੈਨੂੰ ਮੇਤਰ ਦੇਣਾ ਹੈ। ਉਸ ਨੂੰ ਫੇਰ ਤੋਲ 
ਹਿਰਦੇ ਦੇ ਵਿਚ, ਧੜੀਆਂ ਭਰ ਭਰ ਕੇ ਸੁੱਟੀ ਜਾਹ, ਕਰੀ 
ਜਾਹ ਲਾਹਾ ਹੀ ਲਾਹਾ ਹੈ, ਲਾਹਾ ਹੀ ਲਾਹਾ ਹੈ, ਜਿਸ 
ਦਾ ਕੋਈ ਹਿਸਾਬ ਕਿਤਾਬ ਨਹੀਂ ਹੋਣਾ ਹੈ- 


ਲਾਦਿ ਥੰਪ` ................. | ਪੰਨਾ - 283 

ਜਦੋਂ ਲਾਹਾ ਲੈ ਲਿਆ ਤੇ ਖੇਪ ਭਰ ਲਈ, ਤੂੰ ਫੇਰ 
ਇਕੱਲਾ ਨਾ ਰਹੀਂ, ਕਲਜੁਗ ਪੈ ਜਾਏਗਾ, ਪੇ 
ਜਾਏਗੀ, ਲੁੱਟ ਲਏਗਾ ਕੋਈ - 

ਇਸ ` ਦੋਗੀ ਅੰਦਰਿ ਪੰਚ ਚੌਰ ਵਸਹਿ 

ਕਾਮ ਕਹ ਲੋਭ ਮੋਹ ਅਹੰਕਾਰਾ/ 

ਅੰਮ੍ਰਿਤ ਲੂਟਹਿ ਮਨਮੁਖ ਨਹੀ ਝੂਝਹਿ 

ਕੰ - 6500 


ਪੰਨਾ - 283 

ਜਿਹੜੇ ਵਿਹੁ ਦੇ ਜੈਜਾਲ ਤੂੰ ਪਾਈ ਜਾਂਦਾ ਹੈਂ ਨਾ, 
ਇਹ ਤੇਨੂੰ ਬਹੁਤ ਦੁਖੀ ਕਰਨਗੇ_ਜਿਸ ਵਕਤ ਅੱਗੇ _ਜਾ 
ਕੇ ਇਸ ਦੀ ਪੁੱਛ-ਗਿੱਛ ਹੋਣੀ ਹੈ, ਇਹ ਨਹੀਂ ਕਿ ਕਿਸੇ 
ਨੇ ਪੁੱਛਣਾ ਨਹੀਂ। ਇਥੇ ਤਾਂ ਤੂੰ ਬਚਾ ਲਏਂਗਾ ਆਪਣੇ ਆਪ 
ਨੂੰ, ਪਰ ਜਦੋਂ ਦਰਗਾਹ ਵਿਚ ਜਾ ਕੇ ਪੁਛਿਆ, ਫੇਰ ਤੈਨੂੰ 
ਕੋਈ ਜਵਾਬ ਨਹੀਂ ਆਉਣਾ। ਇਸ ਤਰ੍ਹਾਂ ਪੜ੍ਹ ਲਓ - 


5।। 58000 9800 500। 4। ੬03) 


ਧਾਰਨਾ - ਜਿੰਦੇ ਰੋਵੇਂਗੀ ਤ` ਰੋ ਰੋ ਪਛੌਤਾਵੇਂਗੀ, 

ਫੋਰ ਤਰਾ ਕੇਈ ਨਾ ਬਣੇ - 2, 2. 

ਜਿੰਦੇ ਰੋਵੇਂਗੀ ਤੇ ਰੋਂ ਰੋ ਪੁਠੇਾਵੇਂਕਨ-੭ 
ਵਿ ਮਿ 
ਵਡਾ ਹੋਆ ਦੁਨਾੀੰਦਾਰ ਗਲਿ ਸੰਗਲ ਘਤਿ ਚਲਇਆ ॥ 
ਅਰੀ' ਕਰਣਾ ਕੀਗਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ 4 
4 
ਮਨਿ ਅੰਧੈ ਜਨਮ ਗਵਾਇਆ ॥ - 464 


ਧਰਮ ਰਾਇ ਨੌ ਹੁਕਮੁ ਹੈ ਬਹਿ ਸ਼ਚਾ ਧਰਮੁ ਘੀਚਾਰਿ 
ਦੂਜੰ ਭਾਇ ਦੁਸਟ ਆਤਮਾ ਓਹੁ ਤੋਗੀ ਸ਼ਰਕਾਰ# 


ਸੋ ਮਹਾਰਾਜ ਕਹਿੰਦੇ, ਪਿਆਰਿਆ! ਤੁੰ ਖੇਪ ਲੱਦ ਲੈ 

ਨਾਮ ਦੀ। ਜਦੋਂ ਨਾਮ ਦੀ ਖੇਪ ਲੱਦ ਲਏਗਾ - 

ਜਿਹ ਮਾਰਗ ਕੇ ਗਨੇ ਜਹ ਨ ਕੋੌਸ਼ਾ/ 

ਹਰਿ ਕਾ ਨ ਊਂਹਾ ਸੰਗਿ ਤੋਸਾ॥ 

ਜਿਹ ਪੈਡੈ ਮਹਾ ਅੰਧ ਗੁਬਾਰਾ॥ 

ਹਰੈ ਕਾ ਨਮ ਸੰਗਿ ਓਉੰਜਿਆਰਾ# 

ਜਹਾ ਪੀਥਿ` ਤੇਰਾ ਕੇ ਨ /ਸਿਵਾਨੂ ॥ 

ਹਰਿ ਕਾ ਨ ਤਹ ਨਗੱਲ ਪਛਾਨੂ 4 

ਲਹ ਮਹਾ ਭਇਆਨ ਤਪਤਿ` ਬਹ ` ਘਮ॥ ਪੰਨਾ - 264 
ਹੱਦ ਤੋਂ ਜ਼ਿਆਦਾ ਧੁੱਪ ਹੈ - 


ਜਹਾ ਤ੍ਰਿਖਾ ਮਨ ਤੁਝ, ਆਕਰਥੇਂ ॥ 
ਤਹ ਨਾਨਕ ਹਰਿ ਹਰ ਅੰਮ੍ਰਿਤੁ ਬਰਥੈ / 


ਨਾਮ ਦੀ ਖੇਪ ਇਕੱਠੀ ਕਰ ਲੈ - 


ਪੰਨਾ - 264 


੧3101੫1500)60181.60।। 


ਇਹ ਐਨੀ ਕੁ ਗੱਲ ਨਹੀਂ ਤੇਰੀ ਸਮਝ ਵਿਚ 


ਲਗਦੇ ਖੋਪ ਸੰਤਹਿ ਸੰਗਿ ਚਾਲੁ / 


ਪੰਨਾ - 283 
ਸੈਤਾਂ ਦੀ ਸੈਗਤ ਕਰ, ਨਾਮ ਦੀ ਖੇਪ ਲੱਦ । 
ਅਵਰ ਤਿਆਗ ਬਿਖਿਆ ਜੰਜਾਲ॥ ਪੰਨਾ - 283 


ਉਹ ਵਿਹੁ ਦੇ_ਜੋਜਾਲ ਤੇਨੂੰ ਔਖੇ ਕਰ ਦੇਣਗੇ, ਬਹੁਤ 
ਔਖਾ ਹੋਏਂਗਾ, ਰੋਏੱਂਗਾ, ਫੇਰ ਥਾਂ ਨਹੀਂ ਮਿਲਣਾ। ਇਹ 
ਜਿਹੜੀਆਂ ਚੀਜ਼ਾਂ ਨੇ - 

ਕਪੜ ਰੂਪ ਸ਼ਹਾਵਣਾ ਛਡ ਦੁਨੀਆਂ ਅੰਦਰ ਜਾਵਣਾ॥ 
ਇਥੇ ਹੀ ਛੱਡ ਜਾਣੀਆਂ ਹਨ। 

ਮੰਦਾ ਚੰਗਾ ਆਪਣਾ ਆਪੇ 2ੰ ਕੀਤਾ ਪਾਵਣਾ / 

ਹੁਕਮ ਕੀਏ ਮਨਿ ਭਾਵਦੇ ਰਹਿ ਭੰੜੈ ਅਗੈ ਜਾਵਣਾ/ 

ਨੰਗਾ ਦੋਜਕਿ ਚਲਿਆ ਤਾ /ਦਿਸੈ ਖਰਾ ਡਰਾਵਣਾ ॥ 

ਕਾਰੈ ਅਉਗਣ ੫ਛੌਤਾਵਣਾ / ਪੰਨਾ - 477 

ਸੋ ਇਸ ਕਰਕੇ ਮਹਾਰਾਜ ਜੀ ਬਾਰ-ਬਾਰ ਫੁਰਮਾਨ 
ਕਰਦੇ ਹਨ ਕਿ ਪਿਆਰਿਆ! ਦੁਨੀਆਂ ਦੁਖੀ ਹੈ ਸਾਰੀ - 

ਬਾਲਾ ਰੋਵੈ ਨਾਹਿ ਭਤਾਰ # 

ਨਾਨਕ' ਦੁਖੀਆ ਸਭੁ ਸੰਸਾਰ ॥ 

ਮੰਨੇ ਨਾਉਂ ਸੋਈ ਜਿਣਿ ਜਾਇ/ 

ਅਉਂਗੀੰ` ਕਰਮ ਨ ਲੇਥੈ ਲਗਇ॥ ਪੰਨਾ - 954 
ਸੋ ਇਸ ਸੈਸਾਰ ਤੋਂ ਜਾਣਾ ਤਾਂ ਹੈ ਹੀ ਸਾਰਿਆਂ ਨੇ - 

ਧੰਨਿ ਧੰਨਿ ਕਹੈ ਸਭ ਕੋਇ/ 

ਮੁਖ ਉਜਲ ਹਰਿ ਦਰਗਹ ਸੋਇ# ਪੰਨਾ - 283 

ਉਹ ਆਪ ਹੀ ਨਹੀਂ ਛੁਟਦਾ, ਸੈਂਕੜੇ ਬਦਿਆਂ ਨੂੰ 
ਅੱਗੇ ਛੁਡਾ ਲੈਂਦਾ ਹੈ। 


ਜਿਨੀ ਨਾਮ ਧਿਆਇਆ ਗਏ ਮਸ਼ਕਤਿ ਘਾਨਲਿ 
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ 
ਪੰਨਾ - 7 

ਕੋਈ ਹਿਸਾਬ-ਕਿਤਾਬ ਹੈ ? ਮਹਾਂਪੁਰਸ਼ਾਂ ਦੀ ਬਦੌਲਤ 
ਛੁਟ ਜਾਂਦੇ ਨੇ, ਜਿਹੜੇ ਉਨ੍ਹਾਂ ਦਾ ਬਚਨ ਮੰਨਦੇ ਨੇ, 
ਕਮਾਈਆਂ ਕਰਦੇ ਨੇ । ਇਥੇ ਹੀ ਬਸ ਨਹੀਂ ਧਰਮਰਾਜ ਦੇ 
ਤਾਂ ਉਹ ਜਾਂਦੇ ਹੀ ਨਹੀਂ, ਜਿਹੜੇ ਮਹਾਂਪੁਰਸ਼ਾਂ ਦੇ ਨਾਲ 
ਰਹਿੰਦੇ ਨੇ। 

ਬਾਬਾ ਸਾਹਿਬ ਸਿੰਘ ਜੀ ਬੇਦੀ ਊਨੇ ਸਾਹਿਬ ਵਾਲੇ, 


ਤਬ ੩੩ 


ਥ 


ਹਾ 


ਸਰ ਸਿਤ ਬਨਿ : ਜੋ ਕੁਝ ਉਹ ਕਹੇ, ਉਸੇ ਤਰ੍ਹਾਂ ਕਰੇ। 


ਕਹਿਣ ਲੱਗੇ, “ਮੈਂ ਆਈ ਤਾਂ ਹਾਂ, ਮੈਨੂੰ ਗੁਰੂ ਨਾਨਕ 
ਸਾਹਿਬ ਦੀ ਦਰਗਾਹ ਦਿਖਾ ਦਿਓ।” 


_ ਉਥੇ ਲੈ ਗਏ। ਉਥੇ ਉਹ ਕਹਿਣ ਲੱਗੇ, “ਬੀਬੀ! 


ਪੰਨਾ - 277 
ਪਹਿਲਾਂ ਹੀ ਸਾਧੂਆਂ ਦੀ ਸੈਗਤ ਕਰਨ ਵਾਲਿਆਂ 
ਦੀ ਸੋਭਾ ਦਰਗਾਹ ਵਿਚ ਹੋਣ ਲਗ ਜਾਂਦੀ ਹੈ। 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


30 


੧3101੧੫1500)60131.60।। 


ਵਾਲੀ ਥਾਂ? ਵੀ ਹੈ ਜਿਵੇਂ ਕਿ ਫੁਰਮਾਨ ਹੈ - 
ਜੋ ਘਰ ਛਡਿ ਗਵਾਵਣਾ ਸੋ ਲਗਾ ਮਨ ਮਨਹਿ / 
ਜਿਥੈ ਜਾਇ ਤੁਧ ਵਰਤਣਾ ਤਿਸ਼ ਕਾ ਚਿੰਤਾ ਨਾ/ਹ / 


ਪੰਨਾਂ - 43 
ਘਰ ਦਾ ਦੂਸਰਾ ਮਤਲਬ ਇਹ “ਸਰੀਰ” ਹੈ। 
ਘਰ ਮਹਿ ਘਰ ਦੇਖਾਇ ਟੇਇ ਸੋ ਸ਼ਤਿਗੁਰ ਪੁਰਖੁ ਸ਼ਜਾਣੁ / 
ਪੰਨਾ - 1290 


ਘਰ ਦਾ ਤੀਸਰਾ ਮਤਲਬ ਰੁਤਬਾ ਭਾਵ ਪਦਵੀ ਵੀ ਹੈ- 

ਹਰਖ ਅਨੰਤ ਸ਼ੌੋਗ ਨਹੀ ਬੀੰਆ॥ 

ਸੋ ਘਰ ਗੁਰਿ ਨਾਨਕ ਕਉ ਦੀਆ॥ _ ਪੰਨਾਂ - 186 

ਇਸੇ ਤਰ੍ਹਾਂ ਘਰ ਦਾ ਅਰਥ ਮਨ, ਦਿਲ ਔਰ ਹਿਰਦਾ 
ਵੀ ਹੈ। ਜਿਵੇਂ ਫੁਰਮਾਨ ਹੈ - 

ਘਰ ਗੀਤਰਿ ਘ੍ਰ ਗੁਰ ਇਖਾਇਆ ਸ਼ਗਜਿ ਰਤੇ ਮਨ ਭਾਈ/ 

ਪੰਨਾ - 634 

ਘਰ ਦਾ ਪੰਜਵਾ ਅਰਥ, ਸਰੀਰ ਦੇ ਮੁਖ ਅੰਗ ਅਤੇ 
ਨਾੜੀਆਂ ਹਨ। ਕਬੀਰ ਸਾਹਿਬ ਫੁਰਮਾਨ ਕਰਦੇ ਹਨ - 

ਬਹਤਰਿ ਘਰ ਇਕੁ` ਪੁਰਖੁ ਸਾਇਆ 

ਉਨਿ ਦੀਆ ਨਾਮ ਲਿਖਾਈ / ਪੰਨਾ - 793 

ਘਰ ਦਾ ਅਗਲਾ ਅਰਥ ਕੁਲ, ਖਾਨਦਾਨ ਵੀ ਹੈ। 
ਜਿਵੇਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਇਹ ਮਨੁਖ ਚੰਗੇ 
ਘਰ ਦਾ ਹੈ। 

ਘਰ ਪਦ ਨੂੰ “ਘਰ ਵਾਲੀ” ਭਾਵ ਵਹੁਟੀ ਲਈ ਵੀ 
ਵਰਤਿਆ ਗਿਆ ਹੈ। “ਘਰ ਕਾ ਮਾਸੁ ਚੰਗੇਰਾ” ਗੁਰੂ 
ਨਾਨਕ ਦੇਵ ਜੀ ਦਾ ਮਲਾਰ ਦੀ ਵਾਰ ਵਿਚ ਬਚਨ ਹੈ, 
ਗੁਰਮਤਿ ਸੈਗੀਤ ਵਿਚ ਵੀ ਘਰ ਦੇ ਦੋ ਅਰਥ ਹਨ - 
ਇਕ ਸੁਰ ਅਤੇ ਤਾਲ। ਗੁਰੂ ਗ੍ਰੰਥ ਸਾਹਿਬ ਜੀ ਵਿਚ, ਇਕ 
ਤੋਂ 17 ਤੀਕਰ ਘਰ ਲਿਖੇ ਗਏ ਹਨ। ਸੋ ਗੁਰਬਾਣੀ ਅੰਦਰ 
ਜਿਥੇ ਸਤਿਗੁਰੂ ਜੀ ਨੇ ਇਸ ਪਦੇ ਨੂੰ 'ਸੋ ਘਰਿ” ਲਿਖਿਆ 
ਹੈ ਉਸਦਾ ਮਤਲਬ, 'ਪ੍ਰਮੇਸ਼ਰ ਦਾ ਘਰ” ਕਿਹਾ ਗਿਆ ਹੈ । 

ਦੁਨੀਆਂ ਦੇ ਰਚਣਹਾਰ ਪ੍ਰਮੇਸ਼ਰ ਦਾ ਆਪਣਾ 
ਟਿਕਾਣਾ, ਭਾਵ ਜਿਸ ਥਾਂ ਦੇ ਉਤੇ ਉਸ ਪ੍ਰਮੇਸ਼ਰ ਦਾ ਵਾਸਾ 
ਹੋਵੇ। ਇਹ ਅਸਥਾਨ ਕੋਈ ਸੀਮਤ ਥਾਂ ਨਹੀਂ, ਨਾ ਇਹ 
ਕਿਸੇ ਵਿਸ਼ੇਸ਼ ਖਿੱਤੇ ਜਾਂ ਦੇਸ਼ ਵਿਚ ਸਥਿਤ ਹੈ, ਇਹ ਤਾਂ 
ਨਿਰੋਲ ਅਨੁਭਵ ਦਾ ਵਿਸ਼ਾ ਹੈ ਜੋ ਕਿ ਉੱਚੀ ਆਤਮਕ 
ਉਡਾਰੀ ਜਾਂ ਆਤਮਕ ਸਫਰ ਤਹਿ ਕਰ ਚੁੱਕੇ, ਕਿਸੇ ਭਾਗਾਂ 


5।। 58000 9800 500। 4। ੬03) 


੬] 


ਇੰਜ. ਜਸ਼ਵੰਤ ਸਿੰਘ [ਸਆਣ” 


ਕੇਵਲ ਅਨੰਦ ਹੀ ਅਨੰਦ, ਖੇੜਾ ਹੀ ਖੇੜਾ ਅਤੇ ਵਿਸਮਾਦ 
ਹੀ ਵਿਸਮਾਦ ਹੈ। ਕਿਸੇ ਕਿਸਮ ਦੀ ਚਿੰਤਾ, ਦੁਖ, ਕਲੇਸ਼, 
ਇਥੇ ਬਿਲਕੁਲ ਪੋਹ ਨਹੀਂ ਸਕਦੇ । ਗੁਰੂ ਅਰਜਨ ਦੇਵ ਜੀ 
ਇਸ ਅਵਸਥਾ ਦਾ ਜ਼ਿਕਰ ਬਾਣੀ ਵਿਚ ਇਸ ਤਰ੍ਹਾਂ ਕਰਦੇ 


ਸ਼ੋ ਘਰ ਗੁਰਿ ਨਾਨਕਾ ਕਉਂ ਦੀਆ॥ _ ਪੰਨਾ - 386 
ਇਸ ਘਰ ਵਿਚ ਪਹੁੰਚ ਕੇ ਅਨੁਭਵ ਦ੍ਰਿਸ਼ਟੀ ਦੁਆਰਾ 
ਇਹ ਸਾਰਾ ਸੈਸਾਰ ਉਸ ਵਾਹਿਗੁਰੂ ਦਾ ਰੂਪ ਹੀ ਪ੍ਰਤੀਤ 
ਦਿੰਦਾ ਹੈ। ਇਹ ਗੱਲ ਸਾਖਸ਼ਾਤ ਹੋ ਜਾਂਦੀ ਹੈ ਕਿ ਐਥੇ 
ਸਿਵਾਏ ਪ੍ਰਮੇਸ਼ਰ ਦੇ ਹੋਰ ਕੁਝ ਹੈ ਹੀ ਨਹੀਂ ਜਿਸ ਬਾਰੇ 
ਸਤਿਗੁਰ ਪੰਚਮ ਪਾਤਸ਼ਾਹ ਜੀ ਇਉਂ ਫੁਰਮਾਨ ਕਰਦੇ ਹਨ- 


ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕੁ ਏਕੁ ਵਖਾਣੀਐ/ 
ਆਤਮ ਪੁਸ਼ਾਰਾ ਕਰਣਹਾਰਾ ਪਭ /ਬਿਨਾ ਨਹੀ ਜਾਣੀਨਐ ॥ 
ਪੰਨਾ - 847 


ਇਸ ਘਰ ਦੇ ਵਿਸਮਾਦੀ ਅਨੰਦ ਦੀਆਂ ਲਹਿਰਾਂ ਦਾ 
ਅੱਖਰਾਂ ਵਿਚ ਵਰਨਣ ਕਰਨਾ, ਅਤਿ ਕਠਨ ਹੈ। ਇਥੇ ਤਾਂ 
ਜਿਹੜਾ ਇਸ 'ਸੋ ਘਰਿ” ਦਾ ਵਾਸੀ ਹੋ ਜਾਵੇ, ਉਹ ਕੇਵਲ 
ਅਨੁਭਵ ਕਰ ਸਕਦਾ ਹੈ, ਦੱਸਣਾ ਬੜਾ ਮੁਸ਼ਕਲ ਹੈ। 


ਕਾਹਿਬੇ ਕਓਂ ਸੋਭਾ ਨਗੰ` ਦੇਖਾ ਗੰ ਪਰਵਾਨੁ / 
ਪੰਨਾ - 7372 
ਵਾਲੀ ਗੱਲ ਇਥੇ ਬਿਲਕੁਲ ਸਤਿ ਪ੍ਰਤੀਤ ਦਿੰਦੀ ਹੈ। 


ਸਤਿਗੁਰੂ ਜੀ ਨੇ ਇਸ ਘਰ ਨੂੰ 'ਸੋ ਦਰਿ” ਦੇ ਨਾ ਨਾਲ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਗਿਣਤੀ ਹੀ ਨਹੀਂ ਹੋ ਸਕਦੀ। ਜੀਵ ਜੰਤੂ ਤਾਂ ਕੀ, ਓਥੇ 
ਤਾਂ ਪਉਣ ਪਾਣੀ, ਅਗਨੀ, ਪਤਾਲ, ਆਕਾਸ਼ ਆਦਿ ਸਭ 
ਤੇਰੀ ਮਹਿਮਾ ਗਾ ਰਹੇ ਹਨ। ਤੇਰਾ ਹੀ ਬਣਾਇਆ, ਜੀਵਾਂ 
ਦੇ ਕਰਮਾਂ ਦਾ ਲੇਖਾ ਜੋਖਾ ਕਰਨ ਵਾਲਾ ਧਰਮ ਰਾਜਾ ਵੀ 
ਤੇਰੇ ਦੁਆਰ ਤੇ ਖੜ੍ਹਾ ਤੇਰੀ ਸਿਫਤ ਸਲਾਹ ਦੇ ਗੀਤ ਗਾ 
ਰਿਹਾ ਹੈ। ਬ੍ਰਹਮਾ, ਵਿਸ਼ਨੂੰ, ਮਹੇਸ਼ ਹੋਰ ਅਨੇਕਾਂ ਪੀਰ ਪੈਕੈਬਰ 
ਔਲੀਏ ਦੇਵੀ ਦੇਵਤੇ ਵੀ ਤੇਰੇ ਦਰ ਤੇ ਖੜ੍ਹੇ ਤੇਰੀ ਮਹਿਮਾ 
ਗਾ ਰਹੇ ਹਨ। ਇੰਦਰ ਦੇਵਤਾ ਵੀ ਆਪਣੇ ਹੋਰ ਦੇਵਤਿਆਂ 
ਦੇ ਨਾਲ ਰਲਕੇ ਤੇਰੇ ਦਰ ਦੀ ਸੋਭਾ ਕਰ ਰਿਹਾ ਹੈ। ਸਤਿਗੁਰੂ 
ਜੀ ਦਾ ਬਚਨ ਹੈ - 
ਸੋ ਦਰ ਕੇਹਾ ਸੋ ਘਰ ਕੇਹਾ ਜਿਤੁ ਬਹਿ ਸਰਲ ਸਮਾਲੇ ॥ 
ਵਾਜੇ ਨਾਦ ਅਨੌਕ' ਅਸੰਖਾ ਕੇਤੇ ਵਾਵਣਹਾਰੇ ॥ 
ਕੇਤੇ ਭਾਗ ਪਗੰ` ਸਿਉ ਕਗੀੰਆਨੇ ਕੇਤੇ ਗਾਵਣਹਾਰੇ 4 
ਗਾਵਹਿ ਤੁਧਨੋ ਪਉਣ ਪਾਣਾ ਐੈਸੰਤ੍ਰ ਗਾਵੈ ਰਾਜਾ ਧਕਮ ਦੁਆਰੇ॥ 
ਗਾਵਹਿ ਚਿਤ ਗੁਪਤ ਲਿਖਿ ਜਾਣਹਿ ਲਿਖਿ ਲਿਖਿ ਧਰਮ ਵੀਚਾਰੇ 
ਗਾਵਹਿ ਈੀਸ੍ਰ ਬਰਮਾ ਦੇਵੀਂ ਸੋਹਨੇ ਸ਼ਦਾ ਸਵਾਰੇ ॥ 
ਗਾਵਹਿ ਇੰਦ /ਇਦਾਸ਼ਟਿ ਬੈਠੇ ਦੇਵਤਿਆ ਦਰਿ ਨਾਲੇ ॥ 
ਪੰਨਾ - 6 
ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਹੇ ਵਾਹਿਗੁਰੂ 
ਜੀ! ਤੈਨੂੰ ਗਾਉਣ ਵਾਲੇ ਓਹੀ ਸੋਭਾ ਪਾਉਂਦੇ ਹਨ ਜਿਹੜੇ 
ਤੇਰੇ ਨਾਲ ਸੱਚੀ ਪ੍ਰੀਤ ਪਾ ਕੇ ਤੈਨੂੰ ਗਾਂਵਦੇ ਹਨ ਕਿਉਂਕਿ 
ਤੂੰ 'ਸੱਚੀ ਪੀਤ” ਨਾਲ ਹੀ ਰੀਝਦਾ ਹੈ'। ਤੇਰੇ ਪਿਆਰ ਦੇ 
ਰਸ ਵਿਚ ਗੜੁੰਦ ਹੋਏ, ਤੇਰੀ ਰਹਿਮਤ ਦੇ ਪਾਤਰ ਬਣ 
ਜਾਂਦੇ ਹਨ। ਇਸ ਤਰ੍ਹਾਂ ਉਸ ਵਾਹਿਗੁਰੂ ਦੇ ਦਰ ਤੇ ਉਸਦੀ 
ਸੋਭਾ ਗਾਉਣ ਵਾਲੇ ਬੇਅੰਤ ਹੋਰ ਵੀ ਹੋਣਗੇ ਜਿਨ੍ਹਾਂ ਨੂੰ 
ਗਿਣਿਆ ਹੀ ਨਹੀਂ ਜਾ ਸਕਦਾ। 


ਸੋਈ ਤਧਨੇ ਗਾਵਹਿ ਜੋ ਤਧ ਭਾਵਨਿ 
ਰਤੇ ਤੋਰੇ ਭਗਤ ਰਸਾਲੇ ॥ 
ਹੌਰ ਕੇਤੇ ਗਾਵਨਿ ਸ਼ ਸੈ ਚਿਤਿ ਨ ਆਵਨਿ 
ਨਾਨਕੁ ਕਿਆ ਵੀਚਾਰੇ / ਪੰਨਾ - 6 
ਵਾਹਿਗੁਰੂ ਦੇ 'ਸੋ ਘਰਿ' ਦੀ ਅਨੰਦ ਮਈ' ਮਹਿਮਾ 
ਸਤਿਗੁਰ ਪੰਜਵੇਂ ਪਾਤਸ਼ਾਹ ਜੀ ਰਾਗ ਰਾਮਕਲੀ ਵਿਚ ਇਕ 


ਰਤ 


ਪੰਚ ਸ਼ਬਦ ਤਹ ਹੂੁਰਨ ਨਾਦਾ / 

ਅਨਹਦ ਬਾਜੇ ਅਚਰਜ  ।ਥਿਸਮਾਦ ॥ 

ਕੌਲ ਕਗਹਿ ਸੰਤ ਹਰਿ ਲੌਗ / 

ਪਾਰਬ੍ਰਹਮ ਪੂਰਨ ਨਿਰਜੌਗ ॥ 

ਸੂਖ ਸ਼ਹਜ ਆਨੰਦ ਭਵਨ ॥ 

ਸ਼ਾਧਸ਼ੰਗਿ ਬੈਸ ਗੁਣ ਗਾਵਹਿ 

ਤਹ` ਰੋਗ ਸੋਗ ਨਗੀ' ਜਨਮ ਮਰਨ/॥ _ ਪੰਨਾ - 888 

ਵਾਹਿਗੁਰੂ ਦੇ ਉਸ ਘਰ ਵਿਚ ਪੰਜ ਕਿਸਮ ਦੇ ਸਾਜਾਂ 
ਦੀਆਂ ਅਨੰਦਮਈ ਘਨਘੋਰਾਂ ਮਨ ਨੂੰ ਮੈਂਹਦੀਆਂ ਹਨ ਤੇ 
ਅੰਦਰ ਅਸਚਰਜ ਅਤੇ ਵਿਸਮਾਦ ਪੈਦਾ ਕਰਦੀਆਂ ਹਨ। 
ਪ੍ਰਮੇਸ਼ਰ ਦੇ ਪਿਆਰ ਵਿਚ ਲੀਨ ਉਸਦੇ ਪਿਆਰੇ, ਸੈਤ ਜਨ 
ਨਾਲ ਮਿਲ ਕੇ ਕੇਵਲ ਉਸ ਪ੍ਰਮੇਸ਼ਰ ਦੀ ਮਹਿਮਾ ਹੀ 
ਗਾਉਂਦੇ ਹਨ। ਇਸ ਤਰ੍ਹਾਂ ਉਹ ਹਰ ਤਰ੍ਹਾਂ ਦੇ ਦੁਖ, ਰੋਗ, 
ਕਲ੍ਹਾ, ਕਲੇਸ਼ਾਂ ਤੋਂ ਮੁਕਤ ਹੋ` ਜਾਂਦੇ ਹਨ ਤੇ ਚੌਰਾਸੀ ਦਾ 
ਗੇੜ ਵੀ ਉਨ੍ਹਾਂ ਦਾ ਵਾਹਿਗੁਰੂ ਨੇ ਮੂਲੋਂ ਹੀ ਖਤਮ ਕਰ 


ਡਿਗਿ ਨ ਡੌਲੈ ਕਤਹੂ` ਨ ਧਾਵੈ 
ਗੁਰ ਪ੍ਰਸਾਦਿ ਕੇ ਇਹ ਮਹਲੁ ਪਾਵੈ॥ _ ਪੰਨਾ - 888 
ਵਾਹਿਗੁਰੂ ਦਾ ਇਹ 'ਸੋ ਘਰਿ” ਸਮਰੱਥ ਗੁਰੂ ਦੀ 
ਸ਼ਰਣ ਵਿਚ ਜਾਣ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। 
ਗੁਰਬਾਣੀ ਅੰਦਰ ਭੱਟਾਂ ਨੇ ਬੜਾ ਸਦਰ ਵਰਨਣ ਕੀਤਾ ਹੈ 
ਕਿ ਗੁਰੂ ਹੀ ਇਸ ਸੈਸਾਰ ਸਮੁੰਦਰ ਵਿਚੋਂ ਪਾਰ ਕਰਨ ਲਈ 
ਜਹਾਜ਼ ਹੈ, ਗੁਰੂ ਹੀ ਉਸ ਜਹਾਜ਼ ਨੂੰ ਚੜ੍ਹਾਉਣ ਵਾਲਾ 
ਮਲਾਹ ਹੈ ਤੇ ਗੁਰੂ ਦੀ ਮਦਦ ਤੋਂ ਬਿਨਾਂ ਕੋਈ ਵੀ ਅੱਜ 
ਤੱਕ ਨਾ ਹੀ ਸੈਸਾਰ ਸਮੁੰਦਰ ਵਿਚੋਂ ਤਰਿਆ ਹੈ ਤੇ ਨਾ 
ਹੀ ਕਿਸੇ ਨੂੰ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਉਸ ਵਾਹਿਗੁਰੂ 

ਦੀ ਪ੍ਰਾਪਤੀ ਹੋਈ ਹੈ। ਫੁਰਮਾਨ ਹੈ - 
ਗੁਰ ਜਹਾਜ ਖੋਵਟੁ' ਗੁਰੂ ਗੁਰ ਬਿਨ ਤਰਿਆ ਨ ਕੀਇ/ 
ਗੁਰ ਪ੍ਰਸ਼ਾਦਿ ਪਭ ਪਾਈਐ ਗੁਰ ਬਿਨ ਮੁਕਤਿ ਨ ਹੋਇ/ 
ਪੰਨਾਂ - 1401 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


ਹੇ 


੧3101੫1500)60131.60।। 


ਸੋ ਵਾਹਿਗੁਰੂ ਦੇ “ਸੋ ਘਰਿ” ਵਿਚ ਪ੍ਰਵੇਸ਼ ਕਰਨ ਲਈ 
ਸਮਰੱਥ ਗੁਰੂ ਤੋਂ ਨਾਮ ਮੰਤਰ ਲੈ ਕੇ ਹੀ ਉਸਦੇ 'ਸੋ ਘਰਿ? 
ਵੱਲ ਦਾ ਰੂਹਾਨੀ ਸਫਰ ਅਰੋਭ ਹੁੰਦਾ ਹੈ। ਜਿਉਂ ਜਿਉਂ 
ਉਸਦਾ ਨਾਮ ਹਿਰਦੇ ਅੰਦਰ ਵਸਦਾ ਜਾਂਦਾ ਹੈ, ਤਿਉਂ 
ਤਿਉਂ ਅੰਦਰ ਮਾਇਆ ਦਾ ਪ੍ਰਭਾਵ ਘਟਦਾ ਜਾਂਦਾ ਹੈ ਤੇ 
ਰੱਬ ਤੋਂ ਵਿਛੋੜਨ ਵਾਲੀ ਹਉਮੈ ਦੀ ਦੀਵਾਰ ਨੂੰ ਖੋਰਾ 
ਲੱਗਣਾ ਸ਼ੁਰ ਹੋ ਜਾਂਦਾ ਹੈ ਤੇ ਨਾਮ ਜੱਪਣ ਨਾਲ ਇਕ 
ਦਿਨ ਜਦੋਂ ਗੁਰੂ ਦੀ ਰਹਿਮਤ ਹੋ ਜਾਏ ਤਾਂ ਇਹ ਹਉਮੈ 
ਦੀ ਦੀਵਾਰ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਸਰੀਰ 
ਦੇ ਅੰਦਰ ਪ੍ਰਮੇਸ਼ਰ ਦੀ ਜੋਤ ਸਾਖਸ਼ਾਤ ਹੋ` ਜਾਂਦੀ ਹੈ ਭਾਵ 
ਮਨੁਖ ਉਸ ਪ੍ਰਮੇਸ਼ਰ ਦੇ 'ਸੋ ਘਰਿ” ਦਾ ਵਾਸੀ ਬਣ ਜਾਂਦਾ 
ਹੈ ਕਿਉਂਕਿ ਗੁਰਬਾਣੀ ਦਾ ਕਥਨ ਹੈ`ਕਿ ਪ੍ਰਮੇਸ਼ਰ ਦਾ ਨਾਮ 
ਅਤੇ ਹਉਮੈ, ਬਿਲਕੁਲ ਵਿਰੋਧੀ ਤੱਤ ਹਨ। ਜੇ ਹਉਮੈ ਹੈ 
ਤਾਂ ਨਾਮ ਨਹੀਂ ਵਸ ਸਕਦਾ। ਜੇ ਨਾਮ ਵਸ ਗਿਆ ਫਿਰ 
ਹਉਮੈ ਦਾ ਨਾਸ਼ ਹੋ ਜਾਂਦਾ ਹੈ। 

ਹਉਮੈ ਨਾਵੈ ਨਲ ਵਿਰੋਧ ਹੈ ਦੁਇ ਨ ਵਸ਼ਹਿ ਇਕ ਠਾਇ/ 

ਪੰਨਾਂ - 560 

ਇਸ ਘਰ ਵਿਚ ਪਹੁੰਚ ਕੇ ਸੈਸਾਰਕ ਝਗੜੇ, ਮੋਹ 
ਮਮਤਾ, ਰਾਗ ਦ੍ੈਸ਼ ਆਦਿ ਸਭ ਖਤਮ ਹੋ ਜਾਂਦੇ ਹਨ। 
ਮਾਇਕ ਭੁੱਖ ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਨੇੜੇ ਵੀ 
ਨਹੀਂ ਢੁਕਦੀ। ਕੇਵਲ ਆਤਮਕ ਅਨੰਦ ਹੀ ਬਣਿਆ 
ਰਹਿੰਦਾ ਹੈ ਤੇ ਹਰ ਥਾਂ ਅੰਦਰ, ਬਾਹਰ ਉਹ ਵਾਹਿਗੁਰੂ ਹੀ 
ਪਰੀਪੂਰਣ ਦ੍ਰਿਸ਼ਟੀਗੋਚਰ ਹੈ। ਸਮੁੱਚੀ ਕਾਇਨਾਤ ਦੇ ਜ਼ਰੇ 
ਜ਼ਰਰੇ ਵਿਚ ਉਸ ਦੀ ਜੋਤ ਦਾ ਪਰਤੱਖ ਝਲਕਾਰਾ ਅਨੁਭਵ 
ਹੁੰਦਾ ਹੈ। ਇਹ ਅਤਿ ਉਚੇ ਰੂਹਾਨੀ ਮੰਡਲ ਵਿਚ ਪ੍ਰਵੇਸ਼ 
ਕਰਨ ਵਾਲਾ, ਸਦੀਵੀ ਸੁਖਾਂ ਦੇ ਸਥਿਰ ਆਤਮਕ ਮੰਡਲ 
ਵਿਚ, ਪ੍ਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ ਇਸ ਨੂੰ ਸਹਿਜ 
ਦੀ ਅਵਸਥਾ ਵੀ ਕਿਹਾ ਜਾਂਦਾ ਹੈ। ਸਤਿਗੁਰੂ ਜੀ ਦਾ 
ਬਚਨ ਹੈ - 

ਗੁਗਖਿ ਅੰਤਰਿ ਸਹਜ ਹੈ ਮਨੁ ਚੜਿਆ ਦਸ਼ਵੈ ਆਕਾਸਿ॥ 

ਤਿਥੈ ਉੱਘ' ਨ ਭੁਖ ਹੈ ਗਰਿ ਅੰਮ੍ਰਿਤ ਨਾਮੁ ਸੁਖ ਵਾਸ 

ਨਾਨਕ ਦੁਖ ਸੁਖ ਵਿਆਪਤ ਨਹੀੰ ਜਿਥੈ ਆਤਮ ਰਾਮ ਪਰਗਾਸੁ 1 

ਪੰਨਾ - 7474 


ਨਾਮ ਦੀ ਝਰਨਾਹਟ ਉਨ੍ਹਾਂ ਦੇ ਰਗ ਰਗ ਵਿਚ ਸਮਾ ਗਈ 
ਜਿਸ ਨਾਲ ਉਹਨਾਂ ਨੂੰ ਬਾਰ ਬਾਰ ਅਨੰਦ ਮਈ 
ਝੁਣਝੁਣੀਆਂ ਆਈ ਜਾਣ। ਮਾਨੋ ਕੋਈ ਅਰੀਮ ਦੀ 
ਅਨਾਹਦ ਰੂਪੀ ਚਾਬੀ ਉਨ੍ਹਾਂ ਦੇ ਘਟ ਰੂਪੀ ਘੜੀ ਨੂੰ ਲੱਗ 


5।। 58000 9800 500। 4। ੬03) 


33 


_ਪੁਤੀਤ ਦਿੰਦਾ ਸੀ ਤੇ ਗੁਰੂ ਦੇ ਨਾਮ ਰੂਪੀ ਝੁਣਕਾਰ 
ਵੀ ਬਿਸਮ ਰੈਗਾਂ ਵਿਚ ਅਰੂੜ੍ਹ ਹੋ ਤੁਰੀ। ਭਾਈ ਸਾਹਿਬ 
ਹਨ ਕਿ ਇਹ ਨਾਮ ਰੂਪੀ ਇਲਾਹੀ ਦਾਤ, ਉਨ੍ਹਾਂ 
ਨੂੰ ਜਿਵੇਂ ਟਿਕਣ ਹੀ ਨਾ ਦੇਵੇ ਕਿ ਕਦੋਂ ਇਕਾਂਤ ਸਹਿਜ 


ਪਸਰੀ ਹੋਈ ਦਿ੍‌ਿਸ਼ਟਮਾਨ ਹੋ ਰਹੀ ਸੀ ਅਤੇ ਉਨ੍ਹਾਂ ਦਾ 


ਫਿਰ ਭਾਈ ਸਾਹਿਬ ਜੀ ਲਿਖਦੇ ਹਨ ਕਿ ਮੈਨੂੰ ਇਹ 
ਅਨੁਭਵ ਹੋ ਗਿਆ ਕਿ ਮੈਂ ਆਤਮ ਸਰੁਪ ਹਾਂ ਤੇ ਉਸ 
ਆਪੇ ਦੇ ਆਤਮ ਸਰੁਪ ਨੂੰ ਲਖਿ ਕੇ ਮੈਂ ਅਸਚਰਜ ਹੋਈ 
ਜਾਵਾਂ। 'ਮੈਂ-ਮੇਰੀ” ਦਾ ਰੌਲਾ ਗੋਲਾ ਖਤਮ ਹੋ ਕੇ ਹਰ ਪਾਸੇ 
ਕੇਵਲ ਤੂੰ ਹੀ ਤੂੰ ਪ੍ਰਤੀਤ ਦਿੰਦਾ ਸੀ। 


ਸੋ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ, 'ਸੋ ਘਰਿ” 
ਨੂੰ ਬੇਗਮਪੁਰਾ, ਨਿਜ ਘਰ, ਸੋ_ਦਰਿ, ਸੱਚਖੰਡ ਆਦਿ ਦੇ 


ਹੁੰਦੀ ਹੋਵੇ, ਉਸ ਘਰ ਨਾਲ ਹਮੇਸ਼ਾ ਵਾਸਤੇ ਜੁੜੇ ਰਹਿਣਾ 
ਚਾਹੀਦਾ ਹੈ, ਇਸੇ ਵਿਚ ਹੀ ਅਸਾਡੀ ਜੀਵਾਂ ਦੀ ਭਲਾਈ 
ਹੈ। ਸਤਿਗੁਰੁ ਜੀ ਫੁਰਮਾਨ ਕਰਦੇ ਹਨ - 

ਬਾਬਾ ਜੈ ਘਰਿ ਕਰਤੇ ਕੀਗਤਿ`ਹੋਇ // 

ਸੌ ਘਰ ਰਾਖ ਵਡਾਈ ਤਇ 4 ਪੰਨਾ - 12 

ਬਹੁਤ ਉਚੇ ਭਾਗਾਂ ਦੀ ਨਿਸ਼ਾਨੀ ਹੈ ਕਿ ਕਿਤੇ ਕੋਈ 
ਮਾਇਆ ਦੀਆਂ ਸਭ ਤੋਹਾਂ ਪਾਰ ਕਰ ਚੁਕਿਆ, ਆਤਮ 
ਸਰੁਪ ਵਿਚ ਲੀਨ 'ਸੋ ਘਰ” ਦਾ ਵਾਸੀ, ਸੈਤ ਮਹਾਂਪੁਰਸ਼ 
ਮਿਲ ਜਾਵੇ। ਉਸਦੇ ਨਾਲ ਗੂੜ੍ਹੀ ਪਰੀਤ ਪੈ ਜਾਏ, ਉਸਦੇ 
ਬਚਨਾਂ ਤੇ ਪ੍ਰਤੀਤ ਆ ਜਾਏ। ਫਿਰ ਉਸਦੀ ਸੈਗਤ ਵਿਚ, 
ਜਦੋਂ ਨਾਮ ਦਾ ਰੰਗ ਚੜ੍ਹ ਜਾਏ ਤਾਂ ਅਸੀਂ ਵੀ ਉਸ 
ਵਾਹਿਗੁਰੂ ਦੇ “ਸੋ ਘਰਿ” ਦੇ ਵਾਸੀ ਬਣ ਜਾਵਾਂਗੇ। 


ਕਿ ੨੨ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਸੁਭਾਗ ਜੀ ਦਾ ਸੁਧਾਰ 
ਹੱਥੀਂ 
ਬਾਬਾ ਨੌਂਧ ਸਿਘ ਜੀ 


(ਲੜੀ ਜੌੜਨ ਲਈ ਦੇਖੋ, ਜਨਵਗੀ ਅੰਕ, ਪੰਨਾ-58) 


੪. 
ਬਾਹਰਿ ਟੋਲੈ ਸੋ: ਭਗਮ ਭੁਲਾਹੀ ਪੰਨਾ 


੮੨ ੩੩੮੨ 


ਚਿੱਤ ਇਕਾਗੂ ਕਰਕੇ ਬੈਠੋ, ਸੈਕਲਪ ਨਾਂ ਉਠੇ । ਭੈਰਵ ਭੈਰਵ 
ਦਿਲ ਮੇਂ ਕਰਤੀ ਰਹੋ । 

ਫੇਰ ਆਲੇ ਦੁਆਲੇ ਧੂਪ ਤੇ ਗੁੱਗਲ ਧੁਖਾ ਦਿੱਤਾ। 
ਕੱਕੀ ਰੇਤ ਨਾਲ ਕਿੰਨੇ ਹੀ ਜੋਤ ਦੁਆਲੇ ਵਾਹ ਦਿੱਤੇ ਤੇ 
ਮੰਤੁ ਲਿਖ ਦਿਤੇ। 

ਇਹ ਕੁਛ ਕਰਕੇ ਮਾਂਦੀ ਜੀ ਲਾਂਭੇ ਹੋਏ ਤੇ ਪਤੀ ਦੇ 
ਦਰਸ਼ਨ ਦੀ ਪਿਆਸੀ ਓਹ ਜੁਆਨ ਇਸਤ੍ਰੀ ਚਿਟਾਨ ਪਰ 
ਬੈਠਕੇ, ਜੋ ਕਿਹਾ ਗਿਆ ਸੀ, ਕਰਨ ਲੱਗ ਪਈ। 


ਇਹ ਇਕ ਕੁਦਰਤੀ ਗੱਲ ਹੈ ਕਿ ਉੱਚੀ ਥਾਓ' ਹੇਠ 


ਡਾ. ਭਾਈ ਵੀਰ /ਸਿੰਘ ਜੀ 
ਡਿੱਗਦੇ ਪਾਣੀ ਵਿਚ ਸੂਰਜ ਦੀਆਂ ਕਿਰਨਾਂ ਦਾ ਪ੍ਰਤਿਬਿੰਬ 


“ਸੱਜਣ” ਨੂੰ ਗੁਰੁ ਨਾਨਕ ਦੇਵ ਜੀ ਨੇ ਪਾਪ ਜੀਵਨ ਤੋਂ 
ਕਢਿਆ ਸੀ। ਇਹ ਉਜੇਹੇ ਠੱਗ ਜੀ ਮਹਾਰਾਜ ਤਾਂ ਇਹ 
ਸਿਖਿਆ ਦੇ ਕੇ ਖਿਸਕ ਗਏ, ਪਰ ਅਜੇ ਕੋਈ ਘੜੀ ਭਰ 
ਹੀ ਇਸ ਨੂੰ ਬੈਠਿਆਂ ਬੀਤੀ ਸੀ ਕਿ ਪਿਛਲੇ ਪਾਸਿਓਂ ਇਕ 
ਹਮਦਰਦ ਆਵਾਜ਼ ਨੇ ਇਸ ਦੀ ਨਜ਼ਰ ਉਕਾ ਦਿੱਤੀ । 
ਇਹ ਰੈਗ ਵਿਚ ਭੈਗ ਪਾਉਣ ਵਾਲੇ ਇਕ ਓਪਰੇ 
ਆਦਮੀ ਸਨ ਜੋ ਆਪਣੇ ਖਿਆਲ ਵਿਚ ਆਪਣੇ ਮਤ ਦੇ 


ਆਦਮੀ - ਲੜਕੀ ! ਤੂੰ ਏਥੇ ਕਿਸ ਵਾਸਤੇ ਬੈਠ ਰਹੀ 
ਹੈਂ ? ਉਠ ਖੜ੍ਹੀ ਹੋ, ਹੁਣੇ ਘੇਰਨੀ ਖਾ ਕੇ ਪਾਣੀ ਵਿਚ ਡਿੱਗ 
ਪਏਂਗੀ, ਜਾਣ ਬੁਝ ਕੇ ਮੌਤ ਖਰੀਦਣ ਵਾਸਤੇ ਕਿਉਂ ਬੈਠੀ ਹੈਂ ? 

ਵਿਧਵਾ - (ਤ੍ਬਕ ਕੇ) ਮੈਂ ਮੌਤ ਖਰੀਦਣ ਤਾਂ ਨਹੀਂ 
ਬੈਠੀ, ਮੈਂ`ਤਾਂ ਸੁਖਾਂ ਦੀ ਖਾਤਰ ਇਹ ਕਸ਼ਟ ਸਹਾਰੇ ਹਨ। 
ਤੁਸੀਂ ਜਾਓ, ਮੈਨੂੰ ਨਾ ਸਤਾਓ। 

ਆਦਮੀ - ਮੈਨੂੰ ਇਸ ਗੱਲ ਦੀ ਸਮਝ ਨਹੀਂ 
ਆਉਂਦੀ ਕਿ ਏਥੇ ਬੈਠਿਆਂ ਤੇਨੂੰ ਕੇਹੜੇ ਸੁਖਾਂ ਦਾ ਬੂਹਾ 
ਖੁਲ੍ਹ ਜਾਵੇਗਾ ? ਜੇਕਰ ਠੀਕ ਦੱਸੇਂ`ਤਾਂ ਮੈਂ ਭੀ ਸਮਝਾਂ ? 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


34 


੧3101੫1500)60131.60।। 


ਵਿਧਵਾ ਬੋਲਣਾ ਨਹੀਂ ਚਾਹੁੰਦੀ, ਪਰ ਉਹ ਜੋ 
ਲਾ ਕੇ ਪੁੱਛਦਾ ਹੈ। ਇਹ ਦਿਲ ਵਿਚ ਕਰੁਝਦੀ ਹੈ 
ਭੈਗ ਪਾਉਣ ਵਾਲਾ ਦੁਤ ਕਿਥੋਂ ਆ ਗਿਆ ? ਪਰ 
ਡਰਦੀ ਵੀ ਹੈ। ਜਦ ਬਹੁਤ ਘਾਬਰਦੀ ਹੈ ਤਦ 
ਟੋਲ੍ਹ ਕਰਦੀ ਹੈ, ਪਰ ਮਾਂਦੀ ਦਾ ਕਿਤੇ ਮੁਸ਼ਕ ਨਹੀਂ 


ਰਿ ਬਡ 
।੦੧: 69 ੨੧੧੦੧ 3 ਤ੫੩ ਕਰ ਕੁ 


੬ 
ਨਿਸ਼ਚਾ ਸੀ) ਕੱਚਾ ਚਿੱਠਾ ਸੁਣਾ ਦਿੱਤਾ। 


ਆਦਮੀ - ਓ ਭੋਲੀਏ ! ਓਹ ਤਾਂ ਕੋਈ ਠੱਗ ਸਾਈ, 


ਤੇ ਸਹਾਰਾ ਲਓ, ਤੇ ਚੱਲੋਂ। ਜੇ ਕਿਤੇ ਇਹ ਵੀ ਠੱਗ 
ਨਿਕਲਿਆ, ਤਦ ਦੇਖੀ ਜਾਊ। ਹੁਣ ਘਰ ਜਾਣ ਜੋਗੀ ਤਾਂ 
ਰਹੀ ਨਹੀਂ, ਤੇ ਜੇ ਇਹ ਚੰਗਾ ਨਿਕਲਿਆ, ਤਦ ਧੈਨ 


5।। 58000 9800 500। 4। ੬03) 


ਇਿ 


ਮਿੱਸ ਦੇ ਸਪੁਰਦ ਉਸ ਦੀ ਧੀ ਬਣਾ ਕੇ ਕੀਤੀ ਗਈ ਕਿ 
ਇਸ ਨੂੰ ਆਪਣੇ ਧਰਮ ਦੀ ਵਿੱਦਿਆ ਪੜ੍ਹਾਵੇ। 


ਅਜੇ ਦੋ ਮਹੀਨੇ ਇਸ ਦੇ ਲਾਡਾਂ, ਪਿਆਰਾਂ ਤੇ ਚਾਵਾਂ 
ਮਲਹਾਰਾਂ, ਨਵੀਂ ਤਰ੍ਹਾਂ ਦੇ ਲਿਬਾਸਾਂ ਦੀ ਖੁਸ਼ੀ ਦੇ, ਧਰਮੀ 
ਮਾਂ ਨਾਲ ਪੜ੍ਹਦੇ ਸੁਣਦੇ ਸੈਰਾਂ ਕਰਦੇ ਬੀਤੇ ਹੋਣਗੇ ਕਿ ਇਸ 
ਪਾਸ ਵਿਜ਼ਟਿੰਗ ਕਾਰਡ (ਮੁਲਾਕਾਤੀ ਪੁਰਜ਼ੇ) ਤੇ ਲੁਕਵੇਂ 
ਛਿਪਵੇਂ' ਇਸ਼ਾਰੇ ਸ਼ਾਦੀ ਦੇ ਆਰਭ ਹੋ ਗਏ। ਕਾਲੇ ਕਾਲੇ, 
ਕੋਈ ਚੂਹੜਿਓਂ ਤੇ ਕੋਈ ਚਮਿਆਰੋਂ'_ਕਰਾਨੀ ਹੋਇਆਂ 


ਦੁਖ ਹੋਰ ਵਾਧੇ ਦੇ ਗਲੇ ਪੈ ਗਏ। ਜਾਂ ਤਾਂ ਹੇ ਪ੍ਰਮਾਤਮਾ! 
ਇਸ ਦੇਹੀ ਤੋ' ਛੁਟਕਾਰਾ ਕਰ ਤੇ ਜਾਂ ਕੁਝ ਸੁਖ ਦੀ ਡੌਲ 
ਬਣਾ, ਮੈਂ` ਇਨ੍ਹਾਂ ਮੁਕਤੀ ਦਾਤੇ ਬਾਲਕਿਆਂ ਦੇ ਹੱਥੋਂ ਨੱਕ 
ਜਿੰਦ ਆ ਗਈ ਹਾਂ। ਦਰਖਾਸਤੀਆਂ ਨੂੰ ਤਾਂ ਉਹ ਹੀਲੇ 
ਬਹਾਨੇ ਕਰ ਕੇ ਟਾਲ ਦੇਵੇ, ਪਰ ਉੱਵ ਲੱਗੀ ਵਿਚੋਂ ਵਿਚ 
ਗਿੱਲੇ ਗੋਹੇ ਵਾਂਗ ਧੁਖਣ। ਅੱਗਾ ਕੁਝ ਸੁਝਦਾ ਨਹੀਂ, ਪਿੱਛਾ 
ਦੁਰ ਰਹਿ ਗਿਆ, ਨਾ ਸਹੁਰਿਆਂ ਦੇ ਮੱਥੇ ਲੱਗਣ ਜੋਗੀ 
ਨਾ ਪੇਕਿਆਂ ਦੇ, ਇਥੇ ਰਿਹਾਂ ਬਣਦੀ ਨਹੀਂ, ਦਿਨ ਕਟੀ 
ਦਾ ਜੋ ਆਸਰਾ ਸੀ ਉਹ ਠੱਗ ਮਾਂਦੀ ਦੀ ਭੇਟਾ ਹੋ ਗਿਆ 
ਹੈ, ਜਾਵੇ ਤਾਂ ਕਿਥੇ ਜਾਵੇ ਤੇ ਕਰੇ ਤਾਂ ਕੀ ਕਰੇ ? ਵਿਚਾਰੀ 
ਦਾ ਜੀ ਐਸਾ ਅਵਾਜ਼ਾਰ ਹੋਇਆ ਕਿ ਨਾਂ ਖਾਣ ਦਾ 
ਸੁਆਦ ਰਿਹਾ, ਨਾਂ ਪੀਣ ਦਾ। ਸੁਰਗ ਦਾ ਰਾਹ ਏਥੇ ਵੀ 
ਨਾਂ ਦਿਸਿਆ। ਹਾਂ, ਇਸ ਦੇ ਰੁਪ ਦੇ ਵਪਾਰੀ ਬਥੇਰੇ ਆ 
ਗਏ, ਭਾਵੇਂ ਉਹ ਵਿਆਹ ਨੂੰ ਪੈਨ ਸਮਝਕੇ ਜਾਂ ਧਰਮ ਦਾ 
ਸੰਬੈਧ ਸਮਝਕੇ ਆਉਂਦੇ ਹੋਣਗੇ ਪਰ ਇਹ ਵਿਚਾਰੀ ਤਾਂ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਵਹੀ ਤੂ ਹੀ ਇੱ ਵੱਲ ਕੋਈ ਰੱਥ ਤਰਸੀ ਕਰ ਮੈਨੂੰ 
ਕੱਢ, ਮੈਂ ਟੁੱਕਰ ਮੰਗ ਖਾਵਾਂਗੀ।” 
ਮਾਈ - ਬੇਟੀ! ਤੇਰੇ ਤੋਂ ਸਦਕੇ ਜਾਵਾਂ, ਤੂੰ ਉਦਾਸ 
ਹੋ, ਮੈਂ ਤੇਰੀ ਬਦ ਖਲਾਸ ਕਰਾਵਾਂਗੀ, ਜ਼ਰਾ ਧੀਰਜ 
ਕਰ; ਏਥੇ ਮੇਰੀ ਪਤ ਅਬਰੋਂ ਦੀ ਨੌਕਰੀ ਬਣੀ ਹੋਈ ਹੈ, 


ਕਬੀਰ ਬਨ ਕੀ ਦਾਧੀ ਲਾਕਗੰ` ਠਾਢਾੀ ਕਰੈ ਪੁਕਾਰ / 

ਮੰਤਿ ਬਸਿ ਪਰਉਂ ਲੁਹਾਰ ਕੇ ਜਾਰ ਦੂਜੀ ਬਾਰ/ 
ਪੰਨਾ - 7377 

ਲਾਹੌਰ ਸ਼ਹਿਰ ਦੀ ਵੱਡੀ ਮਸੀਤ ਨੂੰ ਕੌਣ ਨਹੀਂ 


ਸਚੇ ਦੀਨ ਵਿਚ ਸ਼ਾਮਲ ਹੋ ਗਈ ਹੈਂ। ਨਬੀ- ਰਸੂਲਿੱਲਾ- 
ਤੇਰੀ ਸਫਾਇਤ ਭਰਨਗੇ, ਬਹਿਸ਼ਤਾਂ ਤੇ ਤੇਰਾ ਹੁਕਮ 
ਹੋਵੇਗਾ। ਇਹ ਭੀ ਉਸ ਵੇਲੇ ਫੁੱਲੀ ਨਹੀਂ ਸਮਾਉਂਦੀ ਸੀ, 


ਆਸ ਬਨ੍ਹਾ ਦਿੱਤੀ ਸੀ ਕਿ ਸੁਰਗ ਦਾ ਰਸਤਾ ਏਥੇ ਹੈ ਅਰ 
ਕਲਮੇ ਦੇ ਲੈਣ ਬਾਦ ਸੁਰਗ ਦਾ ਦਰਵਾਜ਼ਾ ਖੁੱਲ ਪੈਣਾ ਹੈ। 

ਗੱਲ ਕੀ ਹੁਣ ਨਵੇਂ ਮੌਲਵੀ ਜੀ ਆਪਣੇ ਇਕਰਾਰ 
ਸਿਰ ਰੋਜ਼ ਆਉਂਦੇ, ਕੁਝ ਸੁਣਾ ਜਾਂਦੇ, ਕੁਝ ਮੂੰਹੋਂ ਕਹਾ 
ਜਾਂਦੇ। ਦਸ ਬਾਰਾਂ ਦਿਨ ਹੀ ਪਾਕੇ ਮੌਲਵੀ ਜੀ ਦਾ 
ਖਿਆਲ ਇਸਤ੍ਰੀ ਦੇ ਏਸ ਭਲੇ ਦਾ ਹੋ ਗਿਆ ਕਿ ਇਹ 
ਇਕੱਲੀ ਨਾ ਰਹੇ। ਇਸ ਦਿਨ ਗੱਲੀਂ ਗੱਲੀਂ ਜਣਾ ਦਿੱਤਾ 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


36 


੧3101੫1500)60131.60।। 


88 ਕੋ 
ਦ ਤੂੰ 

ਰ੍ 

ਕੂ 


ਆਪ ਹੀ ਅਰਜ਼ ਕਰ ਭੇਜਾਂਗੀ। 


ਆਇਤਾਂ ਦਾ ਘੋਟਾ ਤੇ ਹੋਰ ਸਾਧਨ, ਪਾਠ ਤੇ ਦਰੂਦ 
ਆਦਿ ਵੀ ਛੁੱਟ ਗਏ। ਘਬਰਾ ਨੇ ਵਧਣਾ ਤੇ ਬਹੁਤ ਦੁਖ 


ਰ੍ 
ਰੰ 


ਰੰ 
ਕਰ 
੩ 
ਹੋ ੍ 
ਪੀ 


0੭। 


ਲੱਗੀ, ਨੀਂ ਭੈਣ! ਤੂੰ ਗੈਗਾ ਬਾਈ ਹੈਂ? 
ਗੀਗਾ ਬਾਈ - ਹਾਂ ਤਾਂ ਭੈਣ ਮੈਂ ਗੈਗਾ ਬਾਈ ਹੀ, 
ਪਰ ਤੂੰ ਕਿੱਕੁੰ ਮੈਨੂੰ ਜਾਣਦੀ ਹੈਂ ? ਮੈਂ ਤਾਂ ਤੈਨੂੰ ਪਛਾਣਦੀ 


5।। 58000 9800 500। 4। ੬03) 


0 


ਰੀਗਾ ਬਾਈ - ਮੈਂ ਇਸ ਵੇਲੇ ਗੁਰਦਵਾਰੇ ਜਾ ਰਹੀ 
ਹਾਂ, ਇਸ ਲਈ ਠਹਿਰ ਤਾਂ ਨਹੀਂ ਸਕਦੀ, ਹੁਣੇ ਮੁੜਦੇ 
ਪੈਰੀਂ ਆਉਂਦੀ ਹਾਂ ਤਾਂ ਜੈਮ ਜੈਮ ਜੋ ਕਹਿਣਾ ਹੋਵੇ ਕਹੀਂ। 
੬. 

ਦੁਖੀਆ ਦਰਦ ਘਣੇ ਵੇਦਨ ਜਾਣੈ ਤੂ ਧਣ?4 
ਪੰਨਾਂ - 1098 
ਲਾਹੌਰ ਸ਼ਹਿਰ ਦੀ ਇਕ ਰੌਣਕੀ ਗਲੀ ਵਿਚ ਭਾਈ 
ਗੁਰਸ਼ਰਨ ਸਿੰਘ ਜੀ ਦਾ ਮਕਾਨ ਹੈ। ਇਹ ਭਾਈ ਸਾਹਿਬ 


ਕੌਰ ਭੀ ਭਜਨ ਵਾਲੀ ਹੈ। 
ਵਿਸ਼ਵਾਸੀ ਤੇ ਪੱਕੇ ਨਿੱਤ ਨੇਮੀ ਸਨ ਅਰ ਇਸ 


ਤਾਂ ਅੱਗੇ ਉਹ ਉਡੀਕ ਵਿਚ ਥੜ੍ਹੇ ਤੇ ਬੈਠੀ ਸੀ। ਉਪਕਾਰ 
ਕੌਰ ਨੂੰ ਇਹ ਕਹਿ ਕੇ ਕਿ “ਇਹ ਮੇਰੀ ਛੋਟੀ ਹੁੰਦੀ ਦੀ 
ਸਹੇਲੀ ਜਾਪਦੀ ਹੈ, ਮੈਂ ਥੋੜ੍ਹਾ ਚਿਰ ਇਸ ਪਾਸੋਂ ਹੋ ਆਵਾਂ” 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਗੁਲਾਮ ਫਾਤਮਾ - ਭੈਣ ਜੀ! ਮੈਂ ਨਿਰਕਰਮਣ ਉਹੋ 
“ਜਮਨਾ ਅਭਾਗਾਂ? ਹਾਂ ਜੋ ਤੇਰੇ ਨਾਲ ਕੱਠੀ ਖੇਡਦੀ ਤੇ 
ਪੜ੍ਹਦੀ ਰਹੀ ਹਾਂ। ਅੱਜ ਇਹ ਬੁਰਾ ਹਾਲ ਮੇਰਾ ਹਈ। 


ਰੀਗਾ ਬਾਈ - ਮੈਨੂੰ ਝਾਉਲਾ ਤਾਂ ਪੈਂਦਾ ਸੀ, ਪਰ 


ਅਭਾਗਾਂ - ਭੈਣ! ਕੁਝ ਨਾ ਪੁਛ, ਮੈਂ ਆਪਣੀ ਹੱਥੀਂ 
ਆਪ ਕੁਹਾੜਾ ਮਾਰਿਆ, ਇਸ ਵਿਚ ਕਿਸੇ ਦਾ ਕੀ ਦੋਸ਼? 
ਜਦ ਦਿਨ ਪੁੱਠੇ ਆਉਂਦੇ ਹਨ ਤਾਂ ਪਹਿਲਾਂ ਮੱਤ ਪੁਠੀ ਹੋ 
ਜਾਂਦੀ ਹੈ, ਫੇਰ ਸੱਭੇ ਕੈਮ ਪੁੱਠੇ ਹੀ ਹੁੰਦੇ ਹਨ। ਜੋ ਕੈਮ ਭਲੇ 
ਨੂੰ ਕੀਤੇ ਸਨ ਉਹ ਬੁਰੇ ਦੇ ਹੋ ਢੁੱਕੇ। ਪਤੀ ਮਰ ਗਿਆ, 
ਨਿਖਸਮੀ ਹੋ ਗਈ, ਅਤਿ ਧੱਕੇ ਧੋੜੇ ਮੈਂ ਖਾਧੇ, ਰੋਟੀ ਦਾ 
ਆਸਰਾ ਗੁਆ ਬੈਠੀ, ਅਗਲਿਆਂ ਪਿਛਲਿਆਂ ਦੇ ਮੂੰਹ 
ਲੱਗਣ ਜੋਗੀ ਨਾ ਰਹੀ ਤੇ ਪੱਲੇ ਵੀ ਫਿਰ ਕੁਝ ਨਾ ਪਿਆ। 

ਰੀਗਾ ਬਾਈ - ਭੈਣ! ਤੇਰੇ ਵਿਧਵਾ ਹੋਣ ਦਾ ਮੈਨੂੰ 
ਬੜਾ ਅਫਸੋਸ ਹੈ, ਕਰਤਾਰ ਏਹ ਦੁਖ ਕਿਸੇ ਦੇ ਭਾ ਨਾ 
ਪਵੇ, ਪਰ ਇਹ ਦੱਸ ਜੋ ਤੂੰ ਕਿੱਕੂੰ ਇਨ੍ਹਾਂ ਹਾਲਾਂ ਨੂੰ ਪਹੁੰਚੀ ? 

ਅਭਾਗਾਂ ਨੇ ਇਸ ਪਰ ਆਪਣੀ ਸਾਰੀ ਵਿਥਿਆ 
ਆਦੋਂ ਅੰਤ ਤਕ ਕਹਿ ਸੁਣਾਈ ਤੇ ਬੋਲੀ - ਦੱਸ ਭੈਣ! 
ਹੁਣ ਮੇਰਾ ਕਿਹੜਾ ਥਾਂ ਹਈ ? ਕਿੱਥੇ ਜਾਵਾਂ ? ਕੀ ਕਰਾਂ ? 
ਜੀ ਤਾਂ ਚਾਹੁੰਦਾ ਹੈ - ਦਰਿਆ ਤੇ ਜਾ ਕੇ ਡੁਬ ਮਰਾਂ, 
ਜਾਂ ਮਹੁਰਾ ਖਾ ਲਵਾਂ। ਹਾਇ, ਖਬਰੇ ਕੀ ਕੀ ਤਸੀਹੇ 
ਨਿਖਸਮਿਆਂ ਕਰਮਾਂ ਨੇ ਮੈਨੂੰ ਹੋਰ ਭੁਗਾਉਣੇ ਹਨ ? 

ਰੀਗਾ ਬਾਈ - ਭੋਲੀਏ, ਜੇਹੀ ਕੁ ਅੱਲ੍ਹੜ ਤੂੰ ਨਿੱਕੀ 
ਹੁੰਦੀ ਸੈਂ, ਤੇਹੀ ਹੀ ਵੱਡੀ ਹੋ ਕੇ ਨਿਕਲੀਓਂ । ਤੁੰ ਚੰਗੀ ਭਲੀ 
ਮੇਰੇ ਨਾਲ ਪੜ੍ਹਦੀ ਰਹੀਓਂ, ਪਰ ਚਤੁਰ ਨਾ ਹੋਈਓਂ । ਪੰਜਾਬ 
ਵਿਚ ਵੀ ਆ ਗਈਓਂ, ਕਦੇ ਗੁਰਾਂ ਦੀ ਬਾਣੀ ਪੜ੍ਹਦੀਓਂ 
ਤਾਂ ਤੇਰਾ ਮਨ ਟਿਕ ਜਾਂਦਾ, ਲੋੜਾਂ ਮੰਗਾਂ ਮਿਟ ਜਾਂਦੀਆਂ 
ਤੇ ਸੱਚ ਦੀ ਸੋਝੀ ਤੇਨੂੰ ਹੋ ਆਉਂਦੀ । 

ਅਭਾਗਾਂ - ਭੈਣ! ਮੈਂ ਅਭਾਗਾਂ ਦੇ ਭਾਗ ਵਿਚ 
ਵਿਦਿਆ ਹੁੰਦੀ ਤਾਂ ਹੋਰ ਕੀ ਚਾਹੀਦਾ ਸੀ। ਉਨ੍ਹੀਂ ਦਿਨੀਂ 
ਜਿਹੜੇ ਚਾਰ ਅੱਖਰ ਤੇਰੇ ਨਾਲ ਪੜ੍ਹੇ ਸੋ ਪੜ੍ਹੇ, ਸਹੁਰੇ ਜਾ 
ਕੇ ਚੇਤੇ ਭੀ ਨਹੀਂ ਰਹੇ ਤੇ ਗੁਰੂ ਗ੍ਰੰਥ ਸਾਹਿਬ ਤਾਂ ਸਾਡੇ 
ਦੇਸ਼ ਵਿਚ ਹੀ ਨਹੀਂ ਸੁਣੀਂਦੇ। ਉਥੇ ਕੋਈ ਇਸ ਗੱਲ ਦਾ 
ਚਰਚਾ ਨਹੀਂ ਸੀ, ਤੂੰ ਇਹ ਕੀਕੂੰ ਨਵੀਂ ਗੱਲ ਲੱਭੀ ਹੈ ? 

ਗੈਗਾਬਾਈ - ਭੈਣ! ਮੈਨੂੰ ਇਥੇ ਇਕ ਬੀਬੀ ਦਾ 
ਸਤਿਸੰਗ ਹੋਇਆ ਹੈ ਜੋ ਗੁਰੂ ਗੰਥ ਸਾਹਿਬ ਜੀ ਦੀ 
ਉਪਾਸ਼ਕ ਹੈ। 

ਗੁਲਾਮ ਫਾਤਮਾ - ਸਿੱਖ ਲੋਕ ਤਾਂ ਨਹੀਂ ? 

ਰੀਗਾ ਬਾਈ - ਹਾਂ ਸਿੱਖ ਲੋਕ । 


ਗੁਲਾਮ ਫਾਤਮਾ - ਮੈਂ` ਤਾਂ ਪਿਛਲੇ ਦੋਹੀਂ ਥਾਈਂ 
ਸਿੱਖਾਂ ਬਾਬਤ ਸੁਣਿਆਂ ਹੈ ਕਿ ਉਹ ਚੰਗੇ ਨਹੀਂ ਹਨ, ਤੂੰ 
ਕੀਕੂੰ ਫਸ ਗਈ ? 


ਰੀਗਾ ਬਾਈ - ਤੂੰ ਅੱਖੀਂ ਨਹੀਂ ਨਾ ਕੁਝ ਡਿੱਠਾ, ਦੇਖੇ 
ਸੁਣੇ ਵਿਚ ਬੜਾ ਫਰਕ ਹੈ। ਸਿੱਖ ਧਰਮ ਬੜਾ ਚੰਗਾ ਹੈ। 
ਇਸ ਵਿਚ ਸ਼ਾਂਤੀ, ਪਿਆਰ, ਭਗਤੀ, ਸਭ ਚੀਜ਼ਾਂ ਹਨ। 
“ਸੱਚ” ਮੁੱਖ ਹੈ ਤੇ ਭੁਲੇਖਾ ਨਹੀਂ ਪੈਂਦਾ। ਤੂੰ ਜੇ ਸਤਿਸੈਗ 
ਕਰੇਂ ਤਾਂ ਤੇਰੇ ਭੁਲੇਵੇਂ ਨਿਕਲ ਜਾਣ। 
ਅਭਾਗਾਂ - ਭੈਣ! ਇਹ ਗੱਲ ਹੋ ਜਾਵੇ ਤਾਂ ਹੋਰ ਕੀ 
ਚਾਹੀਏ, ਜੇ ਤੇਥੋਂ ਹੋ ਸਕੇ ਤਾਂ ਘੜੀਓਂ ਚੌਥੇ ਪਾ ਇਸ ਕੈਮ ਨੂੰ 
ਕਰ, ਮੈਂ ਅਤਿ ਨਿਰਾਸਾ ਵਿਚ ਹਾਂ, ਮਤਾਂ ਕੁਝ ਕਰ ਬੈਠਾਂ। 
ਇਹ ਗੱਲ ਸੁਣ ਕੇ ਗੈਗਾ ਬਾਈ ਉਸ ਨੂੰ ਆਪਣੀ 
ਸਹੇਲੀ ਦੇ ਘਰ ਲੈ ਗਈ, ਜੋ ਉਹ ਉਸ ਨੂੰ ਕੁਛ ਸੁਮੱਤਿ 
ਦੇਵੇ। ਉਥੇ ਜਾਕੇ ਉਪਕਾਰ ਦੀਆਂ ਗੱਲਾਂ ਬਾਤਾਂ ਟੁਰ 
ਪਈਆਂ। 
ਉਪਕਾਰ ਕੌਰ - ਭੈਣ! ਸੀ ਗੁਰੂ ਨਾਨਕ ਦੇਵ ਜੀ 
ਕਲਜੁਗ ਵਿਚ ਸੱਚੇ ਗੁਰੂ ਹੋਏ ਹਨ। 
ਗੁਰ ਨਾਨਕ ਜਿਨ ਸ਼ਣਿਆ ਪੇਖਿਆ 
ਸ਼ੋ ਫਿਰਿ ਗਰਭਾਰਸਿ ਨ ਪਰਿਆ ਰੈ / ਪੰਨਾ - 633 
ਜੋ ਕੇਵਲ ਪਰਉਪਕਾਰ ਵਾਸਤੇ ਸੈਸਾਰ ਪਰ ਆਏ, 
ਅਰ ਇਸ ਕਹਿਰ ਦੀ ਹਨ੍ਹੇਰੀ ਵਿਚੋਂ ਅਸਾਂ ਅਨਾਥ ਜੀਵਾਂ 
ਦੀ ਬਾਂਹ ਫੜੀ, ਤੇ ਪਾਪ ਰਾਜ ਤੋਂ ਛੁਟਕਾਰਾ ਦਿਵਾਇਆ। 
ਹਮ' ਰਲਤੇ' ਫਿਰਤੇ ਕੌਈ ਬਾਤ ਨ ਪੁਛਤਾ 
ਗੁਰ ਸ਼ਤਿਗੁਰ ਸੰਗਿ ਕਰੇ ਹਮ ਥਾਧੇ ॥ 
ਧੰਠ ਧੰਠ ਗਰ ਨਾਨਕ ਜਨ ਕੇਰਾ 
ਜਿਤੁ ਮਿਲਿਐ ਚੁਕੇ ਸਭਿ ਸੋਗ ਸੰਤਾਪੇ/ ਪੰਨਾ - 768 
ਗੁਰੂ ਜੀ ਨੇ ਸਾਡੇ ਲਈ ਸੱਚ ਤੇ ਮੁਕਤ ਭੁਗਤ ਦੇ 
ਦਰਵਾਜ਼ੇ ਖੌਲ੍ਹ ਦਿੱਤੇ। ਆਪ ਨੇ ਆਪਣੇ ਆਪ ਪਰ ਅਨੇਕਾਂ 
ਕਸ਼ਟ ਸਹਾਰੇ, ਦੇਸ਼ਾਂ ਪਰਦੇਸ਼ਾਂ, ਸਮੁੰਦਰਾਂ ਪਹਾੜਾਂ ਵਿਚ 
ਵਿਚਰ ਕੇ ਸਿ੍‌ਸ਼ਟੀ ਦਾ ਉਧਾਰ ਕੀਤਾ ਤੇ ਸਤਿ ਧਰਮ ਦਾ 
ਪ੍ਰਚਾਰ ਕੀਤਾ। ਭਰਮਾਂ, ਪਖੰਡਾਂ, ਮੰਨਤਾਂ ਦੀ ਜੜ੍ਹ ਪੁਟ ਕੇ 
ਇਕ ਕਰਤਾਰ ਦਾ ਭਜਨ ਸਿਖਾਇਆ। ਜੇ ਸ਼ਰਨ ਲਵੋ, 
ਭਜਨ ਕਰੋ ਤਾਂ ਸੁਖੀ ਹੋ ਜਾਈਦਾ ਹੈ। 
ਅਭਾਗਾਂ - ਕੀ ਮੈਨੂੰ ਮੇਰੇ ਪਤੀ ਜੀ ਦਿੱਸ ਪੈਣਗੇ ? 
ਉਪਕਾਰ ਕੌਰ - ਜੇ ਪਤੀ ਨਾਲ ਪਿਆਰ ਹੈ ਤਾਂ 
ਸਤਿ ਧਰਮ ਵਿਚ ਜੀਉ ਤੇ ਅਰਾਧਨਾ ਅਕਾਲ ਪੁਰਖ ਦੀ 
ਕਰ, ਤੂੰ ਸੁਖੀ ਹੋ ਜਾਸੇਂ। 
ਭਾ ਸੋ ਸ਼ਤੀਆ ਜਾਣੀਅਨਿ ਸ਼ੌਲ ਸੰਤੌਖਿ ਰਹੀਨੇ ॥ 
ਸ਼ੋਵਨਿ ਸ਼ਾਈਂ ਆਪਣਾ ਨਿਤ ਉਠੇ ਸੰਮਾਲੰਨਿ / 
ਪੰਨਾ - 788 
(ਬਾਕੀ ਪੰਨਾ 60 ਤੇ) 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


38 


੧3101੧੫1500)60131.60।। 


ਹਿਮਾਲੀਅਨ ਯੋਗੀ ਦਾ ਸੈਗ 
(0/30010 '/1॥ 1709313੧311 035੧੦) 


ਸਮਾਧੀ `। 


ਜਦੋਂ ਤੁਸੀਂ ਸਥਿਰ ਹੋਣਾ ਸਿੱਖ ਲੈਂਦੇ ਹੋ, ਆਪਣਾ 


ਨਰੀਖਣ ਕਰਨਾ ਚਾਹੀਦਾ ਹੈ। ਇਸ ਗੱਲ ਦਾ ਫੈਸਲਾ 
ਕਰ ਲਓ, ਪੱਕਾ ਨਿਸ਼ਚਾ ਕਰ ਲਓ, ਚਾਹੇ ਕੁਝ ਕਿਉਂ 


੩. 


ਨਾ ਹੋ ਜਾਵੇ, ਤੁਸੀਂ ਧਿਆਨ ਤੇ ਜ਼ਰੂਰ ਹੀ` ਬੈਠੌਰੇ। 


ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਲੋਕਾਂ ਦੇ 
ਦਿਲਾਂ ਵਿਚ ਘਰ ਕਰ ਜਾਂਦੀਆਂ ਹਨ, ਉਨ੍ਹਾਂ ਦਾ 
ਸਤਿਕਾਰ ਸੈਗਤ ਦਿਲੋਂ ਕਰਦੀ ਹੈ। ਇਸ ਤਰ੍ਹਾਂ ਦੇ ਹੀ ਇਕ 
ਸੰਤਾਂ ਵਲੋਂ ਸਾਨੂੰ ਸੱਦਾ ਪੱਤਰ ਆਇਆ ਤੇ ਅਸੀਂ ਮਿਲਣ 
ਗਏ, ਉਹ ਸੰਤ ਸੀ ਅਨੰਦਮਈ ਮਾਂ। ਸਾਨੂੰ ਹਰ ਤਰ੍ਹਾਂ 
ਦੀਆਂ ਸਾਖੀਆਂ, ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ 
ਪਤਾ ਲਗੀਆਂ, ਕਿਵੇਂ ਬਚਪਨ ਤੋਂ ਹੀ ਉਨ੍ਹਾਂ ਦਾ ਪਰਮਾਤਮਾ 
ਨਾਲ ਪਿਆਰ ਸੀ, ਕਿਵੇਂ ਬਚਪਨ ਤੋਂ ਹੀ ਉਹ ਲੋੜਵੰਦਾਂ 
ਦੀ ਸਹਾਇਤਾ ਕਰਦੇ ਸੀ। ਹਰ ਤਰ੍ਹਾਂ ਦੇ ਕੌਤਕ ਉਨ੍ਹਾਂ ਨਾਲ 
ਜੁੜੇ ਹੋਏ ਹਨ। ਸਵਾਮੀ ਜੀ ਤੇ ਅਨੰਦਮਈ ਮਾਂ ਇਕ 
ਦੂਸਰੇ ਨੂੰ ਬਚਪਨ ਤੋ ਜਾਣਦੇ ਸੀ ਇਕ ਦੂਸਰੇ ਨੂੰ ਸੈਤ 
ਦੀ ਤਰ੍ਹਾਂ ਜਾਣਦੇ ਪੂਜਦੇ ਸੀ। 


ਸਾਡੇ ਲਈ ਇਕ ਵਖਰੀ ਸਭਾ ਦਾ ਬੈਦੋਬਸਤ ਕੀਤਾ 
ਗਿਆ। ਜਦੋ ਅਸੀਂ ਭੀੜ ਵਿਚੋਂ ਲੈਘ ਕੇ ਜਾ ਰਹੇ ਸੀ ਮੈਨੂੰ 


5।। 58000 9800 500। 4। ੬03) 


39 


ਡਾ. ਜਸਟਿਨ ਓਬਰਾਇਨ 


ਬਰਦਾਸ਼ਤ ਕਰਨਾ ਬਹੁਤ ਹੀ ਅੰ 


ਕਿ 
ਉਸ ਨੂੰ ਪੁਛਣ ਵਾਲਾ ਹੀ ਸੀ, ਹੋ ਸਕਦਾ ਹੈ ਮੈਂ ਉਸ ਨੂੰ 


ਕਿਉਂ ? ਅਸੀਂ ਤਾਂ ਇਕ ਸੰਤਾਂ ਨੂੰ ਹੀ ਮਿਲਣ ਜਾ ਰਹੇ ਸੀ। 

ਭਾਈ ਸਾਰੇ ਦੌੜ ਕੇ ਅੰਦਰ ਚਲੇ ਗਏ ਤੇ ਅੱਗੇ ਹੀ 
ਬੈਠ ਗਏ, ਉਨ੍ਹਾਂ ਨੂੰ ਬੜੇ ਹੀ ਸਹਿਜ ਨਾਲ ਦੱਸਿਆ ਗਿਆ 
ਕੇਵਲ ਬੀਬੀਆਂ ਹੀ ਅੱਗੇ ਬੈਠਣ। ਮੈਨੂੰ ਬੜਾ ਹਾਸਾ 
ਆਇਆ ਜਦੋਂ ਸਾਰੇ ਭਾਈਆਂ ਨੰ ਪਿਛੇ ਬੈਠਣਾ ਪਿਆ 
ਪਰ ਮੇਰਾ ਸਿਰ ਹਾਲੇ ਵੀ ਗੁੱਸੇ ਤੇ ਪਛਤਾਵੇ ਨਾਲ ਫਟ 
ਰਿਹਾ ਸੀ। ਸਾਰੇ ਜਿਹੜੇ ਬੈਠੇ ਸੀ ਉਹ ਭਜਨ ਗਾਣ ਲਗ 
ਪਏ। ਐਨੇ ਵਿਚ ਹੀ ਅਨੰਦਮਈ ਮਾਂ ਨਿਕਲ ਕੇ ਬਾਹਰ 
ਆਏ ਤੇ ਬੈਠ ਗਏ। 

ਜਿਵੇਂ ਹੀ ਮੈਂ ਅਨੰਦਮਈ ਮਾਂ ਨੂੰ ਦੇਖਿਆ ਮੈਂ ਭੁੱਲ 
ਹੀ ਗਿਆ ਕਿ ਮੇਰੇ ਅੰਦਰ ਕੀ ਚਲ ਰਿਹਾ ਹੈ, ਮੈਂ ਹੁਣੇ 
ਕੀ ਸੋਚ ਰਿਹਾ ਸੀ, ਮੈਂ ਪੂਰੀ ਤਰ੍ਹਾਂ ਨਾਲ ਭੁੱਲ ਗਿਆ ਮੇਰੇ 
ਅੰਦਰ ਕੀ ਚਲ ਰਿਹਾ ਸੀ। ਮੇਰਾ ਸਾਰਾ ਧਿਆਨ ਮੈਂ ਸਮੁੱਚਾ 
ਮਾਂ ਦੀ ਸ਼ਾਂਤਮਈ ਹਾਜ਼ਰੀ ਨੂੰ ਮਹਿਸੁਸ ਕਰਨ ਲਗ ਪਿਆ। 
ਉਨ੍ਹਾਂ ਨੇ ਰੂਹਾਨੀ ਤਰੱਕੀ ਬਾਰੇ ਦੱਸਿਆ, ਸਾਨੂੰ ਯਾਦ 
ਕਰਾਇਆ ਕਿ ਅਸੀਂ ਗੁਰੁ ਦੇ ਦੱਸੇ ਅਭਿਆਸ ਕਰੀਏ ਤੇ 
ਉਸੇ ਮਾਰਗ ਤੇ ਤਰੱਕੀ ਕਰਦੇ ਚੱਲੀਏ । 

ਥਰੀਸਾ ਨੇ ਸਾਰੇ ਗਰੁੱਪ ਵਲੋਂ ਮਾਂ ਨੂੰ ਫੁੱਲ ਭੇਟ ਕੀਤੇ 
ਮਾਂ ਦੇ ਚਰਨਾਂ ਵਿਚ ਹਾਰ ਚੜ੍ਹਾਇਆ, ਮਾਂ ਮੁਸਕਰਾਏ ਤੇ 
ਹਾਰ ਚੁੱਕ ਕੇ ਥਰੀਸਾ ਦੇ ਗਲ ਵਿਚ ਪਾ ਦਿਤਾ ਤੇ ਕਿਹਾ, 
ਇਹ ਮੇਰੀ ਅਸੀਸ ਘਰ ਲੈ ਜਾਣੀ। 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਮੈਨੂੰ ਅਨੰਦਮਈ ਮਾਂ ਦਾ ਚੁੱਪ ਵਾਲਾ ਪ੍ਰਤਾਪ ਐਨਾ 
ਚੰਗਾ ਲੱਗਾ ਕਿ ਮੈਂ ਆਪਣੇ ਅੰਦਰ ਹੀ ਅੰਦਰ ਅਨੰਦ 
ਭਰਪੂਰ ਹੋ ਗਿਆ। ਜਿਵੇਂ ਹੀ ਅਸੀਂ ਬਾਹਰ ਨਿਕਲੇ, ਮੇਰੇ 
ਮਨ ਨੇ ਫੇਰ ਉਹ ਹੀ ਕਲੇਸ਼ ਪਕੜ ਲਿਆ, ਬਿਲਕੁਲ ਓਥੋਂ 
ਹੀ ਜਿਥੇ ਉਹ ਛੁਟਾ ਸੀ। ਕਿੰਨਾ ਵਚਿੱਤਰ ਸੀ ਕਿ ਉਨ੍ਹਾਂ 
ਦੀ ਹਾਜ਼ਰੀ ਵਿਚ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ 


ਸ਼ਕਤੀ ਹੈ ਜੋ ਮੈਨੂੰ ਆਪਣੀ 
ਅਸ਼ਾਂਤੀ, ਆਪਣੇ ਵਿਚਾਰ ਹੀ ਭੁੱਲ 
ਗਏ। ਪੰਡਤ ਨਾਲ ਮੇਰਾ ਵਾਦ 
ਵਿਵਾਦ ਬਿਲਕੁਲ ਹੀ ਬੇਅਰਥ ਸੀ। 

ਦੁਸਰੇ ਦਿਨ ਸਵੇਰੇ ਪੰਜ ਵਜੇ 
ਮੈਨੂੰ ਬੁਲਾਇਆ ਗਿਆ, 


ਗ੍ਰੰਥੀ 01੫੧੦ ਇਕ ਰੇਤੀਰਾ ਮਾਦਾ ਅੱਖਾਂ ਦੇ ਥੱਲੇ ਜਮ੍ਹਾਂ 


ਡਾਕਟਰ ਸਵਾਮੀ ਰਾਮ ਜੀ 


ਵਰਜਿਤ ਹੈ। ਇਥੇ ਪਹੁੰਚ ਕੇ 
ਅਸੀਂ ਬੜੀ ਸੁਹਿਰਦ ਮਿਤਰਤਾ, 
ਦੇਖੀ ਅਸੀਂ ਕਾਫੀ ਹਦ ਤਕ 


ਇਕ ਸੱਜਣ ਨੇ ਮੁੱਠੀ ਬਦ ਕਰਕੇ 
ਬਾਂਹ ਸਿਰ ਦੇ ਉਪਰ ਬੈਨ੍ਹੀ ਹੋਈ ਸੀ, ਨਹੁੰ ਮੁੱਠ ਦੇ ਵਿਚੋਂ 
ਨਿਕਲ ਕੇ ਸਾਰੇ ਪਾਸੇ ਗਏ ਹੋਏ ਸਨ, ਪੁੱਛਣ ਤੇ ਪਤਾ 
ਲੱਗਾ ਇਨ੍ਹਾਂ ਨੇ ਇਹ ਬਾਂਹ ਪਿਛਲੇ ਬਾਰ੍ਹਾਂ ਸਾਲ ਤੋਂ ਇਸ 
ਤਰ੍ਹਾਂ ਬੰਨ੍ਹੀ ਹੋਈ ਹੈ, ਇਹ ਸੰਸਾਰ ਦੇ ਪਾਪਾਂ ਦਾ 
ਪਸ਼ਚਾਤਾਪ ਕਰ ਰਹੇ ਹਨ। ਬਹੁਤ ਸਾਰੇ ਸਾਧੁ ਮੌਨ ਵਿਚ 
ਸੀ, ਕਈ ਸਾਲਾਂ ਤੋਂ ਉਹ ਬੋਲੇ ਹੀ ਨਹੀਂ, ਇਨ੍ਹਾਂ ਸਭ ਨੇ 
ਬਹੁਤ ਹੀ ਕਠੋਰ ਤਪੱਸਿਆ ਦਾ ਮਾਰਗ ਚੁਣਿਆ ਸੀ, 
ਸੈਸਾਰ ਨੂੰ ਤ੍ਰਿਸਕਾਰਿਆ ਸੀ ਤੇ ਘੋਰ ਪਸ਼ਚਾਤਾਪ ਕਰਕੇ 
“ਆਤਮ ਮਾਰਗ” ਤੇ ਚੱਲਣਾ ਚਾਹਿਆ ਹੈ, ਉਨ੍ਹਾਂ ਦੀ 
ਆਗਿਆ ਲੈ ਕੇ ਮੈਂ ਕੁਝ ਕੁ ਫੋਟੋ ਲਈਆਂ, ਪਰ ਮੈਨੂੰ ਇਹ 
ਸਮਝ ਨਹੀਂ ਆਈ ਮੈਂ ਇਨ੍ਹਾਂ ਦਾ ਕੀ ਕਰਾਂ। ਮੈਨੂੰ ਇਹ 
ਜ਼ਰੂਰ ਮਹਿਸੂਸ ਹੋਇਆ ਕਿ ਜੇ ਉਹ ਯੋਗ ਵਿਚ ਵਿਸ਼ਵਾਸ਼ 
ਰੱਖਦੇ ਹਨ ਇਹ ਯੋਗ ਦਾ ਰਸਤਾ ਨਹੀਂ ਹੈ। 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


40 


੧3101੧੫1500)60131.60।। 


ਮੈਂ ਤੋਬੁ ਵਿਚ ਆ ਕੇ ਆਰਾਮ ਕਰਨਾ ਚਾਹੁੰਦਾ ਸੀ ਪਰ 
ਮੈਂ ਰਸਤਾ ਨਹੀਂ ਲੱਭ ਸਕਦਾ ਸੀ। ਜਦੋਂ ਇਹ ਦੱਸਿਆ 


ਲਾ 


੩ 


ਹੋਣੀ ਚਾਹੀਦੀ ਹੈ, ਫੇਰ ਉਨ੍ਹਾਂ ਸਾਨੂੰ ਇਕ ਮੰਤਰ ਦਾ 
ਕਰਾਇਆ - “ਸੀਤਾ ਰਾਮ'। ਰੇਤਾ ਥੱਲਿਓਂ ਤਪ 
ਉਤੋਂ ਕਹਿਰਾਂ ਦੀ ਸੂਰਜ ਦੀ ਗਰਮੀ ਲਗ ਰਹੀ 


ਰਤ ਗੰਥ 


੨ 
ਤੁ 


ਤੱ 
ਵੀ 
ਪੈ 
ਕਾ 
11] 


ਤਤ 


`-= 


੨ 
ਹੀ 
ਕੈ 
(੫ 
੨ 
ਗਾ 
੭ ੨੧ 
ਧਰ 
'ਡ ਪੂ 


ਹੋ 


ਆ ਮੈਂ ਤਾਂ ਆਪਣੀ ਗਰਮੀ, 
ਗਰਮੀ ਨਾਲ ਵਗਦੇ ਪਸੀਨੇ ਵਿਚ ਐਨਾ ਪਰੇਸ਼ਾਨ ਸੀ ਕਿ 


5।। 58000 9800 500। 4। €03) 


ਮੈਂ ਹੋਰ ਕੁਝ ਇਸ ਸਮੇਂ ਜਾਣ ਹੀ ਨਹੀਂ ਸਕਦਾ ਸੀ। 

ਫੇਰ ਸੈਤ ਆਪਣੀ ਝੌਂਪੜੀ ਦੇ ਅੰਦਰ ਗਏ, ਮੈਂ ਵੀ 
ਝੁਕ ਕੇ ਚਲਾ ਗਿਆ, ਮੇਰੀ ਸਾਰੀ ਗਰਮੀ, ਥਕਾਵਟ, ਭੁੱਖ, 
ਛਿਥਾਪਣ, ਅਕੇਵਾਂ ਇਸ ਤਰ੍ਹਾਂ ਝੜ ਗਏ ਕਿ ਮੈਂ ਆਪ 
ਹੈਰਾਨ ਹੋ ਗਿਆ। ਮੈਂ ਸਿੱਧਾ ਖੜ੍ਹਾ ਹੋ ਗਿਆ, ਮੈਨੂੰ ਇਸ 
ਤਰ੍ਹਾਂ ਲੱਗਾ ਜਿਵੇਂ ਮੈਂ ਨਰੋਇਆ ਹੋ ਗਿਆ ਹੋਵਾਂ, ਮੈਂ ਕਦੀ 
ਥਕਿਆ ਹੀ ਨਾ ਹੋਵਾਂ, ਕਦੀ ਮੈਨੂੰ ਭੁੱਖ ਹੀ ਨਾ ਲੱਗੀ ਹੋਵੇ, 
ਦਿਮਾਗ ਬਿਲਕੁਲ ਸਾਰੇ ਦੰਦ ਤੋਂ ਬਿਨਾਂ ਹੋ ਗਿਆ, ਮਨ 
ਸਾਫ ਹੋ ਗਿਆ। ਮੈਂ ਜਿਹੜਾ ਕੁਝ ਦੇਰ ਪਹਿਲਾਂ ਥਕਾਵਟ, 
ਪਸੀਨੇ ਤੇ ਭੁੱਖ ਨਾਲ ਬੇਹਾਲ ਸੀ, ਹੁਣ ਮੈਂ ਛਲਾਂਗਾ ਮਾਰਦਾ 
ਆਪਣੇ ਤੰਬੁ ਵਲ ਵਾਪਸ ਜਾ ਰਿਹਾ ਸੀ, ਮੈਂ ਆਪਣੀ 
ਸ਼ਕਤੀ ਨੂੰ ਕਾਬ ਕਰਕੇ ਨਹੀਂ ਸੀ ਰੱਖ ਸਕਦਾ, ਬਾਕੀ ਸਾਰੇ 
ਮੇਰੀ ਅਵਸਥਾ ਨਾਲ ਨਹੀਂ ਸੀ ਸਹਿਮਤ। ਮੈਂ ਆ ਕੇ ਸਵਾਮੀ 
ਜੀ ਨੂੰ ਸਭ ਕੁਝ ਦੱਸ ਦਿਤਾ, ਉਹ ਮੁਸਕਰਾਏ ਤੇ ਕਹਿਣ 
ਲੱਗੇ, “ਦੇਵਰਾ ਬਾਬਾ” ਜਿਹੜੇ ਕਿ 280 ਸਾਲ ਦੀ ਆਯੁ 
ਰਖਦੇ ਹਨ, ਉਨ੍ਹਾਂ ਨੇ ਤੈਨੂੰ ਪਿਛਲੇ ਜਨਮ ਤੋਂ ਪਹਿਚਾਣ ਕੇ 
ਤੈਨੂੰ ਅਸ਼ੀਰਵਾਦ ਦਿਤਾ ਹੈ। 

ਜਿਵੇਂ ਹੀ ਮੈਂ ਆਪਣੇ ਕਮਰੇ ਵਿਚ ਗਿਆ, ਮੈਂ 
ਸੋਚਿਆ ਕਿ ਕਿਵੇਂ ਮੇਰੀਆਂ ਭਾਵਨਾਵਾਂ ਨੂੰ ਸ਼ਾਂਤ ਕੀਤਾ, 
ਕਿਵੇਂ ਨੇਤਰਹੀਣ ਸਾਧੂ ਜਿਹੜੇ ਦੇਖ ਸਕਦੇ ਹਨ ਸਵਾਮੀ 
ਜੀ ਜਿਹੜੇ ਦੂਸਰਿਆਂ ਦਾ ਦਰਦ ਜਾਣ ਲੈਦੇ ਹਨ ਤੇ 
ਸਦੀਆਂ ਦੀ ਉਮਰ ਦੇ ਸਵਾਮੀ ਜਿਹੜੇ ਤੁਹਾਨੂੰ ਹਰ ਤਰ੍ਹਾਂ 
ਦਾ ਆਰਾਮ ਦਾ ਧਿਆਨ ਰਖਦੇ ਹਨ। 

ਸਵਾਮੀ ਜੀ ਨੇ ਪੂਰਾ ਗਰੁੱਪ ਇਕੱਠਾ ਕੀਤਾ, ਸਭ 


੧3101੫1500)60131.60।। 


ਨਹੀਂ ਲੈ ਜਾਵੇਗੀ, ਤੁਹਾਨੂੰ ਆਪਣੇ ਆਪ ਨੂੰ ਸ਼ੁਧ ਕਰਨਾ 
ਪਵੇਗਾ, ਐਨਾ ਪਵਿੱਤਰ ਕਰਨਾ ਪਵੇਗਾ ਕਿ ਤੁਹਾਡਾ 
ਅੰਤਰ, ਅੰਤਰ ਆਤਮਾ ਤੁਹਾਡੇ ਨਾਲ ਗੱਲ ਕਰ ਸਕੇ । 

ਡਰਨ ਦੀ ਕੋਈ ਗੱਲ ਨਹੀਂ, ਡਰ ਤੁਹਾਡੇ ਤੋ ਬਾਹਰ 
ਨਹੀਂ ਹੋ ਸਕਦਾ, ਡਰ ਤੁਹਾਨੂੰ ਨਹੀਂ ਸਤਾ ਸਕਦਾ, ਡਰ 
ਤੁਹਾਡਾ ਆਪਣਾ ਹੀ ਬਣਾਇਆ ਹੋਇਆ ਹੈ। ਕਈ ਲੋਕ 
ਦਿਗ-ਮੰਡਲ ਨੂੰ ਛੋਟੀ ਜਿਹੀ ਖਿੜਕੀ ਵਿਚੋਂ ਦੇਖਦੇ ਹਨ 
ਭਾਵੇਂ ਉਹ ਕਮਰੇ ਵਿਚ ਕਿੰਨਾ ਹੀ ਤੁਰੀ ਫਿਰੀ ਜਾਣ ਪਰ 
ਉਹ ਮੁੜ ਕੇ ਖਿੜਕੀ ਕੋਲ ਹੀ ਆ ਜਾਂਦੇ ਹਨ। ਕਿਸ ਤਰ੍ਹਾਂ 
ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ ਇਹ ਬਹੁਤ ਹੀ 
ਮਹੱਤਵਪੁਰਨ ਗੱਲ ਹੈ; ਤੁਸੀਂ ਕੀ ਦੇਖਦੇ ਹੋ ਇਹ ਐਨਾ 
ਮਹੱਤਵਪੁਰਨ ਨਹੀਂ ਹੈ, ਬੀਬੀਆਂ ਦੇਖਦੀਆਂ ਹਨ, ਭਾਈ 
ਦੇਖਦੇ ਹਨ ਪਰ ਦੋਨਾਂ ਦੇ ਦੇਖਣ ਦਾ ਤਰੀਕਾ, ਦਾਪਣ ੮? 
ਰੁਚੀ ਵੱਖ ਵੱਖ ਹੁੰਦੀ ਹੈ। ਜਦੋਂ ਤਕ ਇਸ ਗੱਲ ਨੂੰ ਮੰਨ 
ਕੇ ਸਵੀਕਾਰ ਕਰਕੇ ਸਲਾਹਿਆ ਨਾ ਜਾਵੇ, ਉਸ ਨੂੰ 
ਮਾਨਤਾ ਨਾ ਦਿਤੀ ਜਾਵੇ, ਹੋ ਸਕਦਾ ਹੈ ਗਿਆਨ ਸੈਚਾਰ, 
ਆਪਸੀ ਗੱਲਬਾਤ ਵਿਚ ਕੋਈ ਬਾਧਾ ਪੈ ਜਾਵੇ, ਕੋਈ 
ਗਲਤਫਹਿਮੀ ਪੈਦਾ ਹੋ_ਜਾਵੇ। 

ਹਉਮੈਂ ਕਹਿੰਦੀ ਹੈ “ਨਹੀਂ”, ਆਪਣੇ ਆਪ ਨੂੰ ਉਚਾ 
ਸਮਝਦੀ ਹੈ। ਇਕ ਛੋਟੇ ਬੱਚੇ ਨੂੰ ਦੇਖੋ ਕਿਵੇਂ ਮਾਤਾ ਪਿਤਾ 
ਦੀਆਂ ਮਿੰਨਤਾਂ ਕਰਦਾ ਹੈ। ਇਹ ਗੱਲ ਸਿੱਖੋ ਕਿ ਹਉਮੇ 
ਦਾ ਦਿਖਾਵਾ ਨਹੀਂ ਕਰਨਾ, ਨਾ ਹੀ ਸਵੈ ਨੂੰ ਨਿਖੇਦਣਾ 
ਹੈ। ਜੀਵਨ ਨੂੰ ਸਲਾਹੁਣਾ ਹੈ, ਸਤਿਕਾਰਨਾ ਹੈ। ਜਦੋਂ ਤੁਸੀਂ 
ਇਹ ਜਾਣ ਜਾਂਦੇ ਹੋ ਕਿ ਪ੍ਰਮਾਤਮਾ ਸਭ ਦੇ ਅੰਦਰ ਹੈ, 
ਪਿਆਰ ਆਪਮੁਹਾਰੇ ਹੀ ਹਿਰਦੇ ਵਿਚ ਆ ਵਸਦਾ ਹੈ। 

ਸੂਰਜ ਆਪਣੀ ਪੂਰੀ ਗਰਮੀ ਦੇ ਰਿਹਾ ਸੀ, 
ਹਰਿਦਵਾਰ ਬਹੁਤ ਹੀ ਜ਼ਿਆਦਾ ਗਰਮ ਹੋ ਗਿਆ ਸੀ। 
ਸਵਾਮੀ ਜੀ ਨੇ ਦੇਖਿਆ ਅਸੀਂ ਗਰਮੀ ਵਿਚ ਬੇਹਾਲ ਹੋ 
ਰਹੇ ਸੀ। ਸਵਾਮੀ ਜੀ ਨੇ ਹੁਕਮ ਕੀਤਾ, “ਚਲੋ ਚਲੋ”। ਅਸੀਂ 
ਸਾਰੇ ਏਧਰ ਓਧਰ ਫਿਰ ਰਹੇ ਸੀ, ਥਰੀਸਾ ਨੇ ਸਮਝਿਆ, 
ਸਵਾਮੀ ਜੀ ਕਹਿ ਰਹੇ ਹਨ ਚਲੋ ਬੱਸ ਵਿਚ ਚੜ੍ਹੋ । 

ਅਸੀਂ ਨਗਰ ਦੇ ਬਾਹਰ ਆ ਗਏ, ਬੜੀ ਦੂਰ ਤਕ 
ਤੰਬੂ ਲੱਗੇ ਹੋਏ ਸੀ। ਫੇਰ ਖਾਲੀ ਕਿਨਾਰਾ ਆ ਗਿਆ ਫੇਰ 
ਰੀਗਾ ਨਦੀ ਦੇ ਕੰਢੇ ਪਹੁੰਚ ਗਏ, ਅਸੀਂ ਸਾਰਿਆਂ ਨੇ ਕਪੜੇ 
ਉਤਾਰੇ ਤੇ ਗੈਗਾ ਵਿਚ ਕੁੱਦ ਗਏ, ਬਿਲਕੁਲ ਠੰਢੇ ਤੇ 
ਨਰੋਏ ਹੋ ਕੇ ਅਸੀਂ ਬਾਹਰ ਨਿਕਲੇ, ਅਸੀਂ ਐਨੀ ਦੇਰ ਪਾਣੀ 
ਵਿਚ ਰਹੇ ਕਿ ਸਾਨੂੰ ਚੱਕਰ ਆਉਣ ਲਗ ਪਏ। 

“ਅੱਛਾ ਬੱਚਿਓ ਚਲੋ ਹੁਣ” ਇਹ ਕੜਕਦੀ ਆਵਾਜ਼ 
ਸਵਾਮੀ ਜੀ ਦੀ ਸੀ। 

ਸਵਾਮੀ ਜੀ ਆਪਣੇ ਤੈਰਨ ਵਾਲੇ ਸੂਟ ਵਿਚ ਸਨ। 
ਅਨਾਭੀ ਰੈਗ ਦੇ ਸੂਟ ਉਤੇ ਜੀਨ ਦੀ ਟੋਪੀ ਜਿਹੜੀ ਉਨ੍ਹਾਂ 


ਨੇ ਮੇਰੇ ਸਿਰ ਤੋਂ ਉਤਾਰੀ ਸੀ, ਮਖੌਲ ਕਰਦੇ ਸਵਾਮੀ ਜੀ 
ਪਾਣੀ ਵਿਚ ਲੈਮੀਆਂ ਲੰਮੀਆਂ ਪਲਾਂਘਾਂ ਪੁੱਟ ਰਹੇ ਸੀ ਤੇ 
ਹਰ ਇਕ ਨੂੰ ਨਮਸਕਾਰ ਕਰ ਰਹੇ ਸੀ। 

ਤੁਸੀਂ ਸਾਰੇ ਪਹਿਲਾਂ ਕਿਉ ਨਹੀਂ ਇਥੇ ਆਏ ? 
ਸਵਾਮੀ ਜੀ ਕਹਿਣ ਲੱਗੇ ਮੈਂ ਉਡੀਕ ਰਿਹਾ ਸੀ ਕਿ ਤੁਸੀਂ 
ਕਦੋਂ ਆਓ ਤੇ ਇਥੇ ਆ ਕੇ ਇਹ ਕਰੋਂ । 

ਅਮਰੀਕਨ ਰੌਲਾ ਪਾ ਰਹੇ ਸੀ, ਹੱਸ ਰਹੇ ਸੀ, ਪਾਣੀ 
ਸੁੱਟ ਰਹੇ ਸੀ। ਆਪਣੇ ਸਰੀਰ ਪਾਣੀ ਵਿਚ ਮੁੜ ਮੁੜ ਕੇ 
ਡੋਬ ਰਹੇ ਸੀ ਤਾਂ ਜੋ ਕੜਕਦੀ ਧੁੱਪ ਤੋਂ ਬਚ ਸਕਣ । ਗੰਗਾ 
ਦੇ ਦੂਸਰੇ ਪਾਰ ਹਾਥੀਆਂ ਦਾ ਇਕ ਝੁੰਡ ਆਰਾਮ ਕਰ ਰਿਹਾ 
ਸੀ। ਉਹ ਮੇਲੇ ਵਿਚ ਡਿਊਟੀ ਦੇ ਕੇ ਥੱਕੇ ਪਏ ਸੀ, ਉਹ 
ਪਾਣੀ ਉਛਾਲ ਰਹੇ ਸੀ ਤੇ ਆਪਣੇ ਦਾਇਰੇ ਵਿਚ ਘੁੰਮ 
ਰਹੇ ਸੀ, ਦੋਨੋਂ ਟੋਲੀਆਂ ਦੇ ਵਿਚ ਹਿਮਾਲੀਆ ਦਾ ਸਪੂਤ 
ਰੀਗਾ ਵਿਚ ਖੜ੍ਹਾ ਕਲੋਲ ਕਰ ਰਿਹਾ ਸੀ। 


ਰਿ 


ਰਹ 
ਹੂ 
ਵੇ 


ਤੇ 
ਵਿ 4 
ਜੀ ਜੋ 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


42 


੧3101੫1500)60131.60।। 


ਬਿਨੁ ਗੁਰ ਮੁਕਤਿ ਨ ਹੋਵਈ 


(ਲੜੀ ਜੌੜਨ ਲਈ ਦੇਖੋ, ਜਨਵਗਾੀ ਅੰਕ, ਪੰਨਾ-214 


ਦਿੰਦਾ ਸੀ। ਇਕ ਵਾਰੀ 
ਅਕਬਰ ਨੇ ਉਸ ਨੂੰ ਕਿਹਾ ਕਿ 
ਤਾਨਸੇਨ! ਭਾਰਤਵਰਸ਼ ਵਿਚ 
ਤੇਰਾ ਕੋਈ ਸਾਨੀ ਨਹੀਂ ਹੈ, ਤੂੰ 
ਇਹ ਰਾਗ ਵਿਦਿਆ ਕਿਥੋਂ 
ਸਿਖੀ ਹੈ? ਤੇਰਾ ਕੋਈ ਗੁਰੂ ਵੀ 
ਹੋਵੇਗਾ ? ਤਾਨਸੇਨ ਨੇ ਕਿਹਾ, 
ਹਾਂ ਮਹਾਰਾਜ, ਮੇਰਾ ਗੁਰੂ ਵੀ ਹੈ 
ਗੱਲ ਆਇਆ ਨਹੀਂ ਕਰਦੀ, 
ਚਾਹੇ ਦੁਨਿਆਵੀ ਹੋਵੇ ਚਾਹੇ 
ਰੂਹਾਨੀ ਹੋਵੇ। ਅਕਬਰ ਕਹਿਣ 
ਲੱਗਾ ਕਿ ਮੈਂ ਤੇਰੇ ਗੁਰੂ ਕੋਲੋ 
ਸੁਣਨਾ ਚਾਹੁੰਦਾ ਹਾਂ। ਤਾਨਸੇਨ 
ਨੇ ਕਿਹਾ, ਮਹਾਰਾਜ! ਮੇਰੇ ਗੁਰੂ 


ਰਿ ਸੀ ਮਾਨ ਸੈਤ ਈਸ਼ਰ ਸਿੰਘ ਜੀ, ਰਾੜਾ ਸਾਹਿਬ 


ਕਾਇਜਤ ਹਾਉਂਦ] ਹੋ ਗਵੇਰ ਵੇਲੇ ਦਛੀ ਗਟਦ` ਹਨ. 


ਸੰਤ ਵਰਿਆਮ ਸਿੰਘ ਜੀ 
ਉਤਾਰਾ ਕਰਤਾ - ਬਲੀ ਦੇਵਿੰਦਰ ਕੌਰ 
ਧਿਆਨ ਨਾਲ ਕਦੀ ਸੁਣੋ । ਉਹ ਕਿਸੇ ਫੁਰਮਾਇਸ਼ ਤੇ ਨਹੀਂ 
ਗਾਉਂਦੇ, ਅੰਦਰੋਂ ਹਿਰਦੇ ਤੋਂ ਖੁਸ਼ੀ ਨਾਲ ਗਾ ਰਹੇ ਹਨ। 
ਰਾਤ ਖਤਮ ਹੋ ਗਈ, ਦਿਨ ਆ ਗਿਆ, ਹੁਣ ਅਸੀਂ ਚੋਗਾ 
ਚੁਗਾਂਗੇ। ਉਹਨਾਂ ਦੇ ਅੰਦਰ ਖੁਸ਼ੀ ਆਉਂਦੀ ਹੈ, ਫਿਰ ਖੁਸ਼ੀ 
ਵਿਚ ਗਾਉਂਦੇ ਹਨ। ਕੋਇਲ ਨੂੰ ਕਹੋ, ਤੁੰ ਗਾ ਦੇ। ਕਦੀ 
ਨਹੀਂ ਜਾਏਹ” ਕੀਟਤਨ 'ਤ 
ਹੈ, ਉਹ ਹਿਰਦੇ ਦੀ ਕੂਕ ਹੈ, 
ਜੋ ਹਿਰਦੇ ਤੋ ਗਾਉਂਦਾ ਹੈ, 
ਉਸਦਾ ਅਸਰ ਹੈ। ਜੇ ਕੋਈ 
ਉਤੋ” ਉਤੋਂ" ਗਾਉਂਦਾ ਹੈ, 
ਉਸਦਾ ਕੌਈ ਅਸਰ ਨਹੀਂ 
ਹੁੰਦਾ। ਜੋ ਗਿਣਤੀਆਂ 
ਮਿਣਤੀਆਂ ਕਰਕੇ ਗਾਉਂਦਾ ਹੈ 
ਉਸਦਾ ਬਹੁਤ ਸੀਮਤ ਅਸਰ 
ਹੋਇਆ ਕਰਦਾ ਹੈ। 
ਸੋ ਤਾਨਸੇਨ ਨੇ ਬੇਨਤੀ 
ਕੀਤੀ, ਬਾਦਸ਼ਾਹ ਸਲਾਮਤ ! 
ਮੇਰੇ ਗੁਰੂ ਫਰਮਾਇਸ਼ ਤੇ ਨਹੀਂ 
ਗਾਉਂਦੇ। ਅਕਬਰ ਨੇ ਪੁਛਿਆ 
ਕਿ ਮੈਂ ਉਹਨਾਂ ਨੂੰ ਕਿਸ ਤਰ੍ਹਾਂ 
ਸੁਣਾਂ ? ਦਸਿਆ ਕਿ ਮੇਰੇ ਗੁਰੂ 
ਝੱਪੜੀ ਵਿਚ ਜਮਨਾ ਦੇ ਕੰਢੇ 
ਰਹਿੰਦੇ ਹਨ। ਉਹ ਅੰਮ੍ਰਿਤ ਵੇਲੇ 
ਉਠਦੇ ਹਨ ਤੇ ਵਜਦ ਵਿਚ 
ਗਾਉਂਦੇ ਹਨ। ਜੇ ਸੁਣਨਾ ਹੈ 
ਤਾਂ ਆਪਾਂ ਛੁਪ ਕੇ ਸੁਣਾਂਗੇ। 
ਅਕਬਰ ਤੇ ਤਾਨਸੇਨ ਦੋਨੋਂ 
ਹਨ੍ਹੇਰੇ ਵਿਚ ਹੀ ਚਲੇ ਗਏ ਤੇ 
ਛੁਪ ਕੇ ਬੈਠ ਗਏ। ਤਾਨਸੇਨ ਦਾ ਗੁਰੂ ਅੰਮ੍ਰਿਤ ਵੇਲੇ ਤਿਨ 
ਵਜੇ ਉਠਿਆ ਤੇ ਸਾਜ ਸ਼ੁਰੂ ਕੀਤਾ ਆਤਮਾ ਦਾ, ਤੇ 
ਗਾਉਣਾ ਸ਼ੁਰੂ ਕਰ ਦਿੱਤਾ। ਸ਼ਬਦ ਦੀ ਧੁਨ ਉਠੀ ਤੇ 
ਅਕਬਰ ਦੇ ਹਿਰਦੇ ਵਿਚੋਂ ਲੈਘ ਗਈ ਤੇ ਅਕਬਰ ਰੋਣ 
ਲਗ ਪਿਆ। ਰੋਈ ਜਾਂਦਾ ਹੈ ਤੇ ਸੋਚਦਾ ਹੈ ਕਿ ਮੈਨੂੰ ਕੀ 
ਹੋ ਗਿਆ? ਮੇਰੇ ਤੇ ਇਹ ਅਸਰ ਕਿਵੇਂ ਹੋ ਗਿਆ? ਸੋਝੀ 
ਆ ਗਈ ਤੇ ਰਾਜਸੀ ਬਿਰਤੀ ਖਤਮ ਕਰ ਦਿਤੀ, ਰੂਹਾਨੀ 
ਬਿਰਤੀ ਵਿਚ ਚਲਾ ਗਿਆ। ਕੀਰਤਨ ਖਤਮ ਹੋ ਗਿਆ, 
ਗਾਉਣਾ ਬੈਦ ਹੋ ਗਿਆ। ਅਕਬਰ ਨੇ ਵਾਪਸ ਜਾਣ ਦਾ 
ਇਸ਼ਾਰਾ ਕੀਤਾ ਤੇ ਰਸਤੇ ਵਿਚ ਬੋਲਿਆ ਨਹੀਂ, ਸਾਰਾ 
ਦਿਨ ਨਹੀਂ ਬੋਲਿਆ, ਰਾਤ ਪੈ ਗਈ ਫੇਰ ਵੀ ਨਾ ਬੋਲਿਆ। 


ਲਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲੇ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ 
43 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3੧08।5॥0੧760118.60।। 


ਕਿਸੇ_ਨਾਲ ਨਹੀਂ ਬੋਲਦਾ, ਦੂਸਰਾ ਦਿਨ ਆ ਗਿਆ। 


ਸੋ ਮੇਰੇ ਗਾਉਣ ਪਿਛੇ ਕੋਈ ਸ਼ਕਤੀ ਨਹੀਂ ਹੈ। ਕੇਵਲ ਮੇਰੇ 
ਕੋਲ ਕਲਾ ਹੈ, ਮੇਰੇ ਕੋਲ ਹਿਰਦਾ ਨਹੀਂ ਹੈ। ਜਦੋਂ ਹਿਰਦੇ 
ਤੋਂ ਬਗੈਰ ਗਾਇਆ ਜਾਏਗਾ, ਕੋਈ ਅਸਰ ਨਹੀਂ ਕਰੇਗਾ। 
ਕੋਈ ਜਿੰਨੀ ਹੀ ਉਚੀ ਬਾਣੀ ਗਾਵੇ, _ਜੇਕਰ_ਗਾਉਣ 


ਦੇ ਗੁਰਦੁਆਰੇ ਦੇ ਬਾਹਰ ਸਕੂਲ ਵਿਚ ਆ ਕੇ ਬੈਠ ਗਿਆ। 


ਮਾਈ ਰੋਂਦੀ ਹੀ ਰਹੀ। ਪੁੱਤਰ ਕਹਿਣ ਲੱਗਾ ਕਿ ਮੈਂ ਵੀ 
ਰੋਂਦਾ ਹੀ ਰਿਹਾ। ਇਹ ਸ਼ਬਦ ਆ ਰਿਹਾ ਸੀ - 
ਖੋਟੇ ਕਰਮਾਂ ਨੇ ਵਿਛੋੜਾ ਤੌਥੋੱ' ਪਾ ਲਿਆ, 
ਕਿਰਪਾ ਕਰਕੇ ਮੈਲ ਲੰ` ਗੁਰਾ -2, 2. 

ਉਸ ਸ਼ਬਦ ਨੇ ਅੰਦਰ ਬਾਣ ਮਾਰ ਦਿੱਤਾ, ਅੰਦਰੋਂ 
ਦੀ ਲੰਘ ਗਿਆ। 

ਅਗਲੇ ਦਿਨ ਉਹ ਮੈਨੂੰ ਦੱਸਣ ਲੱਗਾ ਕਿ ਏਥੇ ਇਕ 
ਮਹਾਤਮਾ ਆਏ ਹੋਏ ਹਨ, ਤੁਸੀਂ ਜਾ ਕੇ ਉਹਨਾਂ ਦਾ 
ਕੀਰਤਨ ਜ਼ਰੂਰ ਸੁਣੌ। ਸਾਰੀ ਵਿਥਿਆ ਦੱਸੀ, ਕਹਿਣ 
ਲੱਗਾ, ਕੱਲ ਦਾ ਸੁਣਦੇ ਸਾਰ ਮੈਨੂੰ ਕੁਝ ਹੋ ਗਿਆ ਹੈ। ਇਕ 
ਹੋਰ ਸੋਝੀ ਵਾਲਾ ਭਲਾਮਾਣਸ ਮੈਨੂੰ ਮਿਲਿਆ, ਕਹਿਣ 
ਲੱਗਾ ਕਿ 19 ਸੈਕਟਰ ਇਕ ਮਹਾਤਮਾ ਆਏ ਹੋਏ ਹਨ। 
ਕੀਰਤਨ ਹੋ ਰਿਹਾ ਸੀ, ਅਸੀਂ 60 ਜਾਂ 70 ਹਿੰਦੂ ਲੋਕ 
ਸਕੂਲ ਦੇ ਗਰਾਊਂਡ ਵਿਚ ਬੈਠੇ ਸਾਂ। ਕਹਿਣ ਲੱਗਾ ਕਿ 
ਮੇਰੇ ਗੁਰੂ ਨੇ ਇਕ ਗੱਲ ਦੱਸੀ ਹੋਈ ਸੀ ਕਿ ਕਿਸੇ ਕਿਸੇ 
ਮਹਾਂਪੁਰਸ਼ ਦੀ ਆਵਾਜ਼ ਵਿਚ ਵਾਈਬਰੇਸ਼ਨ, ਰੇਡੀਏਸ਼ਨ 
ਹੋਇਆ ਕਰਦੀ ਹੈ, ਉਹ ਅੰਦਰ ਦੀ ਲੰਘ ਜਾਂਦੀ ਹੈ। 
ਕਹਿਣ ਲੱਗਾ ਕਿ ਮੈਂ ਮਹਾਂਪੁਰਸ਼ਾਂ ਦਾ ਕੀਰਤਨ ਸੁਣਿਆ, 
ਮੇਰੇ ਅੰਦਰ ਦੀ ਲੰਘ ਗਿਆ, ਮੈਂ ਭੁਲਦਾ ਨਹੀਂ। ਮੇਰੇ 
ਅੰਦਰ ਉਹ ਆਵਾਜ਼ ਗੰਜ ਰਹੀ ਹੈ, ਜੇ ਬਾਥਰੁਮ ਵਿਚ 
ਜਾਂਦਾ ਰਾਂ ਤਾਂ ਵੀ ਆਵਾਜ਼ ਮੇਰੇ ਨਾਲ ਹੈ। ਜੇਕਰ ਭਜਨ 
ਕਰਨ ਲਗਦਾ ਹਾਂ ਤਾਂ ਵੀ ਉਹ ਆਵਾਜ਼ ਮੇਰੇ ਨਾਲ ਹੈ। 
ਏਥੇ ਮੈਂ ਸੈਤ ਮਹਾਰਾਜ ਰਾੜੇ ਵਾਲਿਆਂ ਦੀ ਬਾਤ ਕਰ 
ਰਿਹਾ ਹਾਂ। ਉਹਨਾਂ ਦੀ ਆਵਾਜ਼ ਸੁਣਦਿਆਂ ਸਾਰ ਹੀ 
ਆਦਮੀ ਵਿਚ ਬਦਲਾਵ ਆਉਣਾ ਸ਼ੁਰ ਹੋ ਜਾਂਦਾ ਸੀ। ਸੈਤ 
ਮਹਾਰਾਜ ਮਸਤੂਆਣੇ ਵਾਲੇ ਸ਼ਬਦ ਪੜ੍ਹਿਆ ਕਰਦੇ ਸਨ 
ਉਹ ਪੜ੍ਹਦੇ ਪੜ੍ਹਦੇ ਦੀ ਆਦਮੀ ਦੀ ਬਿਰਤੀ ਹਿਲਾ ਦਿੰਦੇ 
ਸਨ। ਸੈਤ ਤੇਜਾ ਸਿੰਘ ਜੀ, ਜੋ ਕਿ ਡਬਲ ਐਮ.ਏ. ਸਨ, 
ਨ 
ਹੋਇਆ ਕਰਦਾ ਸੀ, ਰੱਬ ਨੂੰ ਨਹੀਂ ਸੀ ਮੰਨਦਾ, ਮੈਂ ਬੜੇ 
ਸਵਾਲ ਲਿਖੇ। ਦਰਬਾਰ ਸਾਹਿਬ ਪਰਕਰਮਾਂ ਵਿਚ ਕੀਰਤਨ 
ਹੋ ਰਿਹਾ ਸੀ। ਸੈਤ ਮਹਾਰਾਜ ਸਿਧੇ ਸ਼ਬਦ ਪੜ੍ਹ ਰਹੇ ਸੀ, 
ਸਾਜ ਵਜ ਰਹੇ ਸੀ। ਮਹਾਰਾਜ ਦੀ ਤਾਬਿਆਂ ਬੈਠ ਕੇ ਕੱਲੇ 
ਹੀ ਪੜ੍ਹ ਰਹੇ ਸੀ। ਮੈਂ ਆਪਣੇ ਅੰਦਰੋਂ ਜਿਹੜਾ ਵੀ ਸਵਾਲ 
ਕਰਦਾ, ਉਸੇ ਵਕਤ ਹੀ ਉਸਦਾ ਜਵਾਬ ਆ ਜਾਂਦਾ। 
ਅਖੀਰ ਮੈਂ ਉਠ ਕੇ ਖੜ੍ਹਾ ਹੋ ਕੇ ਰੋਣ ਲੱਗ ਪਿਆ, ਉਥੇ 
ਖੜ੍ਹਾ ਹੀ ਬਦਲ ਗਿਆ। ਬਦਲਿਆ ਕਿੰਨਾ ਕਿ ਉਥੇ ਹੀ 
ਪ੍ਰੌਫੈਸਰੀ ਵੀ ਛੱਡ ਦਿਤੀ, ਘਰ ਵੀ ਛੱਡ ਦਿਤਾ, ਚੋਲਾ 
ਪਾ ਲਿਆ, ਸਾਧੁ ਬਣ ਗਿਆ। ਸੋ ਸਾਧ ਸੈਗਤ ਜੀ! ਇਹੀ 
ਫਰਕ ਹੋਇਆ ਕਰਦਾ ਹੈ। ਉਹੀ ਕੀਰਤਨ ਸਾਡੇ ਅੰਦਰ 
ਚਲਦਾ ਹੈ ਲੇਕਿਨ ਅਸੀਂ ਉਸ ਨੂੰ ਸੁਣ ਨਹੀਂ ਰਹੇ। ਉਸ 
ਨੂੰ ਨਾਮ ਦੀ ਧੁਨ ਕਹਿੰਦੇ ਹਨ। ਜੇਕਰ ਨਾਮ ਧੁਨ ਜਾਗ 
ਪਵੇ ਤਾਂ ਸਾਰੇ ਅੰਗੁਣ ਬਾਅਦ ਵਿਚ ਬਦਲ ਜਾਂਦੇ ਹਨ। 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


ਰਿ 


੧3101੧੫1500)60131.60।। 


ਸ਼ਤਿਗੁਰ ਸ਼ਬਦਿ ਕਗੌਧੁ ਜਲਾਵੈ / ਪੰਨਾ - 473 

ਕ੍ਰੇਧੀ ਨੂੰ ਠੀਕ ਕਰਨ ਦਾ ਹੋਰ ਕੋਈ ਤਰੀਕਾ ਨਹੀਂ, 
ਜੇਕਰ ਅੰਦਰ ਗੁਰੂ ਦਾ ਸ਼ਬਦ ਜਾਗ ਪਵੇ ਤਾਂ ਕ੍ਰੋਧ ਦਾ 
ਖਾਤਮਾ ਹੋ ਜਾਂਦਾ ਹੈ। ਕਾਮ ਨੂੰ ਨਾਸ਼ ਕਰਨ ਵਾਲਾ ਗੁਰੂ 
ਦਾ ਸ਼ਬਦ ਹੈ। ਏਥੇ ਅਸੀਂ ਭੁਲ ਜਾਂਦੇ ਹਾਂ ਕਿ ਗੁਰਬਾਣੀ 
ਦਾ ਸ਼ਬਦ ਹੈ; ਨਾ, ਏਥੇ ਤਾਂ ਇਕੋ ਹੀ ਸ਼ਬਦ ਹੈ - 

ਏਕੁ ਸ਼ਬਦੁ ਮੇਰੈ ਪਰਾਨਿ ਬਸ਼ਤ ਹੈ 

ਬਾਹੜਿ ਜਨਮਿ ਨ ਆਵਾ॥ ਪੰਨਾ - 795 

ਬਾਣੀ ਉਸ ਸ਼ਬਦ ਵਲ ਪ੍ਰੇਰਦੀ ਹੈ ਜੋ ਸ਼ਬਦ ਦਿਨ 
ਰਾਤ ਸਾਡੇ ਅੰਦਰ ਚਲਦਾ ਹੈ, ਪਰ ਅਸੀਂ ਅੰਨ੍ਹੇ ਹੋ ਗਏ- 

ਮਾਇਆਹਾਗੀ ਆਤਿ ਅੰਨਾ ਬੋਲਾ / 

ਸ਼ਬਦੁ ਨ ਸ਼ਣਈਂ ਬਹ ਰੋਲ ਘਚੌਲਾ/ ਪੰਨਾ - 333 

ਅੰਦਰ ਮਨ ਦੇ ਫੁਰਨਿਆਂ ਦੀ ਲੜੀ ਚਲਦੀ ਹੈ, ਉਹ 
ਲੜੀ ਅਸੀਂ ਪਾਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਜੁਗਤ 
ਤੋਂ ਵਿਹੂਣੇ ਹਾਂ। ਸਾਨੂੰ ਪਤਾ ਨਹੀਂ ਕਿ ਚੱਕਰ ਲੰਘ ਕੇ ਅਸੀਂ 
ਸ਼ਬਦ ਤਕ ਜਾਣਾ ਹੈ। ਜਦੋਂ ਉਹ ਸ਼ਬਦ ਜਾਗ ਪਿਆ ਤਾਂ 
ਮਹਾਰਾਜ ਕਹਿੰਦੇ, ਉਹ ਸ਼ਬਦ ਦਿਨ ਰਾਤ ਅੰਦਰ ਚਲੇਗਾ, 
ਉਹ ਸ਼ਬਦ ਹੀ ਤੈਨੂੰ ਉਸ ਅਵਸਥਾ ਤੱਕ ਲੈ ੮ 
ਸ਼ਬਦ ਹੀ ਸ਼ਬਦ ਚਲ ਰਿਹਾ ਹੈ - '੧ਓੱ ” ਦਾ ਸ਼ਬਦ । 
ਸਾਰੀ ਸ੍ਰਿਸ਼ਟੀ ਦੇ ਅੰਦਰ ਉਹ ਸ਼ਬਦ ਚਲ ਰਿਹਾ ਹੈ, ਤੂੰ 
ਉਸ ਸ਼ਬਦ ਨਾਲ ਜੁੜਨ ਦਾ ਯਤਨ ਕਰ। ਜੇ ਤਾਂ ਕਰ 
ਲਿਆ, ਤਾਂ ਤੇ ਤੁੰ ਮਨੁਖ ਹੈਂ, ਜੇ ਤੈਨੂੰ ਅਜੇ ਸ਼ਬਦ ਦੀ 
ਧੁਨ ਪ੍ਰਾਪਤ ਨਹੀਂ ਹੋਈ ਤਾਂ ਤੂੰ ਅਜੇ ਬਹੁਤ ਦੂਰ ਹੈ', 
ਮਨੁਖ ਤੋਂ ਦੇਵਤਾ ਨਹੀਂ ਬਣ ਸਕਦਾ ਤੇ ਜੀਵਨ ਮੁਕਤ 
ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਕਿਉਂਕਿ ਅੰਦਰ ਸ਼ਬਦ 
ਨਹੀਂ ਜਾਗਿਆ। ਕੀਰਤਨ ਵੀ ਕਰਦਾ ਹੈਂ, ਦਿਮਾਗੀ ਤੌਰ 
ਤੇ ਬੜਾ ਸਿਆਣਾ ਹੈ', ਲੋਕਾਂ ਨੂੰ ਲੈਕਚਰ ਵੀ ਦਿੰਦਾ ਹੈਂ', 
ਬੜੀਆਂ ਬਾਤਾਂ ਕਰ ਸਕਦਾ ਹੈਂ, ਪਰ ਇਹ ਕਿਸ ਕੰਮ 
ਆਉਣਗੀਆਂ ਜੇਕਰ ਤੇਰੇ ਅੰਦਰ ਸ਼ਬਦ ਨਹੀਂ ਜਾਗਿਆ ? 
ਉਸ ਸ਼ਬਦ ਨੰ ਜਗਾਉਣ ਲਈ ਸਾਰੇ ਸਾਧਨ ਹਨ । ਪਹਿਲਾਂ 
ਭਾਈ ਤੋ ਗੁਰੁ ਧਾਰਨ ਕਰ, ਉਹ ਤੈਨੂੰ ਮੰਤਰ ਦੇਣਗੇ। ਜੇਕਰ 
ਮੰਤਰ ਅਜੇ ਤਕ ਪ੍ਰਾਪਤ ਨਹੀਂ ਹੋਇਆ ਤਾਂ ਇਸ ਤਰ੍ਹਾ 
ਦੱ 

ਗੁਰ ਮੰਤ੍ਰ ਗੰਣਸੂ` ਜੋ ਪ੍ਰਾਣੀ ਧ੍ਰਿਗੰਤ ਜਨਮ' ਭੁਸ਼ਟਣਹ ॥ 

ਕੁਕਰਹ ਸ਼ਕਰਹ ਗਰਧਭਹ ਕਾਕਹ ਸ਼ਰਪਨਹ ਤੁਾਲਿ ਖਲਹ 

ਪੰਨਾ - 1356 

ਕੁਤਿਆਂ_ਬਿਲਿਆਂ ਨਾਲ ਤੇਰੀ ਬਰਾਬਰੀ ਹੈ, ਸਪ 
ਵਰਗਾ ਹੈਂ, ਗਧੇ ਵਰਗਾ ਹੈ, ਕਾਏ' ਵਰਰ` ਹੈਂ ਮਰ ਰਾਜ 
ਨੇ ਇਸ ਤਰ੍ਹਾਂ ਫੁਰਮਾਇਆ ਹੈ ਕਿਉਂਕਿ ਅਜੇ ਮੰਤਰ ਨਹੀਂ 
ਮਿਲਿਆ। ਗੁਰੁ, ਮੰਤਰ ਦਿੰਦਾ ਹੈ, ਨਾਲ ਜੁਗਤ ਦਸਦਾ 
ਹੈ ਕਿ ਭਾਈ ਤੂੰ ਇਸ ਤਰ੍ਹਾਂ ਕਰ ਲੈ, ਪਹਿਲਾਂ ਰਸਨਾ ਦੇ 
ਨਾਲ ਜਪਣਾ ਸ਼ੁਰੂ ਕਰ ਦੇ, ਇਕ ਸਕਿੰਟ ਵਾਸਤੇ ਵੀ ਨਾ 


5।। 58000 9800 500। 4। ੬03) 


45 


ਹਟੀਂ - 
ਜਿਉਂ ਮਛੁਲੀ ਬਿਨੁ ਪਾਣੀਐ ਕਿਓਂ ਜੀਵਣੁ ਪਾਵੈ 


ਉਸ ਨੂੰ ਆਪਣਾ ਜੀਵਨ ਬਣਾ ਲੈ, ਹਰ ਵਕਤ 
ਜਪਦਾ ਜਾ। ਕਹਿੰਦਾ ਫੇਰ ਮੈਂ ਜਪਦਾ ਹੀ ਜਾਵਾਂ ? ਹਾਂ 
ਭਾਈ ਤੂੰ ਜਪਦਾ ਹੀ ਜਾ, ਫਿਰ ਤੇਰੇ ਅੰਦਰ ਪਰਿਵਰਤਨ 
ਹੋਏਗਾ, ਉਹ ਰਸਨਾ ਜਪਦੇ ਜਪਦੇ ਰਸ ਵਿਚ ਆ 
ਜਾਦਹੀ, ਫੇਰ ਤੂੰ ਚੁਪ ਹੋ ਜਾਵੇਂਗਾ, ਫੇਰ ਤੇਰੀ ਰਸਨਾ 
ਲਹੀਂ 'ਲੇਚ”, ਤੇਰੇ ਸਵਾਸ ਤੇ ਨਾਮ ਆ ਜਾਵੇਗਾ। 
“ਮਧਮਾ” ਬਾਣੀ ਵਿਚ ਚਲਾ ਜਾਵੇਂਗਾ, “ਪਸੈਤੀ” ਵਿਚ 
ਚਲਾ ਜਾਵੇਗਾ । ਫੇਰ “ਪਰਾ” ਬਾਣੀ ਵਿਚ ਚਲਾ ਜਾਵੇਂਗਾ। 
ਉਹਦੇ ਬਾਅਦ ਫਿਰ ਨਾਮ ਚਲ ਪਵੇਗਾ, ਹਰ ਵਕਤ 
ਚਲਦਾ ਰਹੇਗਾ। ਉਹ ਪਰਮੇਸ਼ਰ ਦਾ “ਨਾਦ” ਹੈ, ਸ਼ਬਦ ਹੈ 
ਜਿਸ ਨੂੰ 'ਸੋ ਸ਼ਬਦ' ਆਖਦੇ ਹਨ। ਉਹੀ ਸ਼ਬਦ ਪਰੀਪੂਰਨ 


ਹੈ. ਤੁੰ ਉਸ ਸ਼ਬਦ ਨਾਲ ਲੱਗ ਜਾ। ਜਿਉਂ ਜਿਉਂ ਤੂੰ ਉਸ 
ਸ਼ਬਦ ਨਾਲ ਧਿਆਨ ਜੋੜੇਂਗਾ, ਤਿਉਂ ਤਿਉਂ ਉਹ ਸਭ 
ਸਾਫ ਹੁੰਦਾ ਜਾਏਗਾ, ਤੈਨੂੰ ਸੁਣਾਈ ਦੇਵੇਗਾ, ਉਸ ਸ਼ਬਦ 
ਨੇ ਹੀ ਤੇਨੂੰ ਨਾਮ ਤਕ ਲੈ ਜਾਣਾ ਹੈ। 

ਕਿਹੜੀ ਅਵਸਥਾ ਨੂੰ ਨਾਮ ਕਹਿੰਦੇ ਹਨ? ਸਾਧ 
ਸੈਗਤ ਜੀ! ਜਿਥੇ ਜਾ ਕੇ ਇਹ ਗੱਲ ਪ੍ਰਤੱਖ ਰੂਪ ਵਿਚ 
ਦਿਸ ਜਾਵੇ ਕਿ ਸਾਰੀਆਂ ਘਟਾਂ ਵਿਚ ਇਕੋ ਹੀ ਸ਼ਬਦ ਵਜ 
ਰਿਹਾ ਹੈ, ਸਭ ਇਕੋ ਹੀ ਸ਼ਬਦ ਦਾ ਚਮਤਕਾਰਾ ਹੈ, ਉਹ 
ਆਤਮ ਸਥਿਤੀ “ਉਨਮਨ' ਦੀ ਅਵਸਥਾ ਹੋਇਆ ਕਰਦੀ 
ਹੈ, ਜੀਵ ਆਤਮਾ ਤੋਂ ਉਪਰਲੀ ਅਵਸਥਾ ਹੈ, ਜਿਥੇ 
ਮਾਇਆ ਦੀ ਅਵਸਥਾ ਟੁਟਦੀ ਹੈ, ਕਾਲ ਦਾ ਚੱਕਰ 
ਟੁਟਦਾ ਹੈ। ਜੋ ਸ਼ਬਦ ਦੀ ਧੁਨ ਹੈ, ਹਰ ਵਕਤ ਅੰਦਰ 
ਚਲਦੀ ਹੈ, ਨਾਲ ਸੋਝੀ ਚਲਦੀ ਹੈ। ਇਸ ਸੈਸਾਰ ਵਿਚ 
ਵਾਹਿਗੁਰੂ ਹੀ ਆਪੇ ਸਾਰੇ ਕੰਤਕ ਕਰ ਰਿਹਾ ਹੈ - 
ਨਿਆਰਾ ਹੋ ਕੇ, ਉਸਦੀ ਹੀ ਮਾਇਆ ਹੈ, ਉਸਦਾ ਹੀ 
ਪਸਾਰਾ ਹੈ। ਸੋ ਸਾਡਾ ਜਿਹੜਾ ਕੰਮ ਹੈ - 

ਭਾਈ ਪਰਾਪਤਿ ਮਾਨੁਖ ਦੇਹੁਨੀਆ॥ 

ਗੀਝਿੰਦ ਮਿਲਣ ਕੀ ਇਹ ਤੋਗੰ ਬਰੀਆ/॥ ਪੰਨਾ - 12 

ਬਰੀਆ ਕਹਿੰਦੇ ਹਨ ਵਾਰੀ ਨੁੰ, ਤੇਰੀ ਵਾਰੀ ਆਈ 
ਹੋਈ ਹੈ ਪ੍ਰਮੇਸ਼ਰ ਨੂੰ ਮਿਲਣ ਦੀ ਜਿਸ ਵਾਸਤੇ ਤੈਨੂੰ ਇਹ 
ਮਨੁੱਖਾ ਸਰੀਰ ਮਿਲਿਆ ਹੈ ਪਰ ਜਿਹੜੇ ਤੂੰ ਕੌਮ ਕਰ ਰਿਹਾ 
ਹੈਂ, ਸਭ ਫਜ਼ੂਲ ਹਨ - 

ਅਵਰਿ ਕਾਜ ਤੇਰੈ ਕਿਤੈ ਨ ਕਾਮ॥ 

ਮਿਲ ਸਾਧਸੰਗਤਿ ਭਜੁ ਕਵਲ ਨਾਮ॥ ਪੰਨਾਂ - 72 

ਉਸ ਨਾਮ ਦਾ ਭਜਨ ਕਰ, ਉਸ ਨਾਮ ਨੂੰ ਫੜ, ਉਸ 
ਨਾਮ ਵਿਚ ਨਿਵਾਸ ਕਰ, ਹਰ ਵਕਤ ਨਾਮ ਦੀ ਧੁਨ 
ਸੁਣਦਾ ਰਹਿ - 


ਸ਼ਰੰਜਾਮਿ ਲਾਗ ਭਵਜਲ ਤਰਨ ਕੰ / 


“ਆਤਮ ਮਾਰਗ”, ਫਰਵਰੀ, 2003 


੧3101੫1500)60131.60।। 


ਜਨਮੁ ਝ੍ਰਿਥਾ ਜਾਤ ਰੰਗਿ ਮਇਆ ਕੈ॥ ਪੰਨਾ - 32 

ਸੋ ਏਸ ਕੈਮ ਨੂੰ ਕਰਨ ਵਾਸਤੇ ਸਾਡੇ ਸਾਹਮਣੇ ਸੇਵਾ 
ਹੈ, ਏਸੇ ਕੈਮ ਨੂੰ ਕਰਨ ਵਾਸਤੇ ਬਾਣੀ ਪੜ੍ਹਨੀ ਹੈ, ਸਤਸੈਗ 
ਕਰਨਾ ਹੈ, ਫਿਰ ਆਪਣੇ ਅੰਦਰ ਜਾਣਾ ਹੈ - 

ਨਉਂ ਨਿਹਿ ਅੰਮ੍ਰਿਤੁ ਪ੍ਰਭ ਕਾ ਨਾਮ / 

ਦੇਗੰ ਮਹਿ ਇਸ ਕਾ ਬਿਸ੍ਰਾਮ 4 ਪੰਨਾ - 293 

ਉਹ ਇਸ ਦੇਹੀ ਵਿਚ ਰਹਿੰਦਾ ਹੈ, ਬਾਹਰ ਵੀ ਫੈਲਿਆ 
ਹੋਇਆ ਹੈ । ਵਿਸ਼ੇਸ਼ਤਾ ਏਸ ਗੱਲ ਦੀ ਹੈ ਕਿ ਜੇਕਰ ਮਨੁਖ 
ਨਾਮ ਤੱਕ ਪਹੁੰਚ ਗਿਆ ਤਾਂ ਤੇ ਮਨੁਖ ਹੈ, ਨਹੀਂ ਤਾਂ ਇਹ 
ਪਸ਼ੂਆਂ ਤੋ ਵੀ ਬੁਰਾ ਹੈ, ਕਿਸੇ ਕੌਮ ਨਹੀਂ ਆਉਂਦਾ, ਸਗੋਂ 
ਆਪਣਾ ਨੁਕਸਾਨ ਕਰਦਾ ਹੈ, ਨਿੰਦਿਆ, ਚੁਗਲੀ, ਬਦ ਟੀ 
ਕਰਕੇ , ਝਗੜੇ ਝਾਟੇ, ਬੇਮਤਲਬ ਦੁਨੀਆਂ ਨੂੰ ਦੁਖ ਦਿੰਦਾ ਹੈ, 
ਬੇਮਤਲਬ ਦੂਜਿਆਂ ਦੇ ਜੀਵਨ ਦੀ ਰਫਤਾਰ ਰੋਕ ਦੇਣੀ, 
ਦੂਜਿਆਂ ਦੀ ਮਦਦ ਕਰਨ ਦੇ ਬਜਾਏ ਦੂਜਿਆਂ ਦੀ ਤਰੱਕੀ 
ਰੋਕਦਾ ਹੈ। ਸੋ ਸਾਧ ਸੈਗਤ ਜੀ! ਹਰ ਹਫਤੇ ਅਗੇ ਤੋ ਅਗੇ 
ਤਰੱਕੀ ਕਰੀਏ ਤੇ ਉਥੇ ਪਹੁੰਚੀਏ , ਜਿਥੇ ਮਹਾਰਾਜ ਸਾਨੂੰ 
ਲਿਜਾਣਾ ਚਾਹੁੰਦੇ ਹਨ। ਉਸ ਆਤਮਕ ਅਵਸਥਾ ਵਿਚ 
ਪਹੁੰਚੀਏ । ਪੁੱਛਿਆ ਕਿ ਪਤਾ ਵੀ ਲਗੇਗਾ ? ਮਹਾਰਾਜ ਕਹਿੰਦੇ, 
ਹਾਂ, ਤੁਹਾਨੂੰ ਵੀ ਪਤਾ ਲਗੇਗਾ, ਉਹ ਤਾਂ ਆਪ ਪਰਮ ਅਨੰਦ 
ਦੀ ਅਵਸਥਾ ਵਿਚ ਹੈ - 


ਜੋ ਵਰਤਾਏ ਸ਼ਾਈਂ ਜੁਗਤਿ # 


ਸਾਡੇ ਕੋਲ ਹੈ, ਸਾਹ ਆਵੇ ਕਿ ਨਾ ਆਵੇ, ਇਸ ਸਮੇਂ ਨੂੰ 
ਸਫਲਾ ਕਰ ਲਈਏ । ਪਿਛੇ ਮੈਂ ਦਸਿਆ ਸੀ ਕਿ ਪੱਚੀ ਪੱਚੀ 
ਪਾਠ ਚੌਪਈ ਸਾਹਿਬ ਦੇ ਕਰੋ, ਪੰਦਰਾਂ ਪਾਠ ਜਪੁਜੀ 
ਸਾਹਿਬ ਦੇ ਕਰੋ। ਇਹ ਨਵੇਂ ਬਣੇ ਅਭਿਆਸੀਆਂ ਵਾਸਤੇ 
ਸੀ। ਹੁਣ ਕਿਹਾ ਕਿ ਦਸ ਦਸ ਮਾਲਾ ਮੂਲ ਮੰਤਰ ਦੀਆਂ 
ਕਰੋ, ਨਾਲ ਆਪਣੇ ਆਪ ਨੂੰ ਚੈਕ ਕਰੋ ਕਿ ਮਨ ਕਿੰਨਾ 
ਕੁ ਦੌੜਦਾ ਹੈ, ਇਸ ਗਲ ਦਾ ਧਿਆਨ ਜ਼ਰੂਰ ਰਖਣਾ ਹੈ। 
ਹੁਣ ਇਹ ਮੂਲ ਮੰਤਰ ਛੋਟਾ ਚੱਕਰ ਹੈ, ਇਹਦੇ ਵਿਚ ਮਨ 
ਦੇ ਨਾਲ ਸਾਡਾ ਵਾਹ ਪੈਂਦਾ ਹੈ ਹੈ, ਕਿੰਨਾ ਵਕਤ ਮਨ ਦੀ 


ਸੁਰਤ ਨੂੰ ਇਕਾਗਰ ਕਰਨ ਤੇ ਲਗਦਾ ਹੈ। ਜੇ ਅਸੀਂ ਥੋੜ੍ਹਾ 
ਜਿਹਾ ਵਕਤ ਵੀ ਲਗਾ ਲਿਆ, ਚਾਹੇ ਇਕ ਘੰਟਾ ਹੀ 
ਲਗਾ ਲਿਆ ਤੇ ਸੁਰਤ ਇਕਾਗਰ ਹੋ ਗਈ। ਜੇ ਸਾਨੂੰ ਐਨੀ 
ਵੀ ਸੋਝੀ ਆ ਗਈ ਕਿ ਮੇਰਾ ਮਨ ਨਠਦਾ ਹੈ ਜਾਂ ਨਹੀਂ, 
ਜਾਂ ਐਨੀ ਦੇਰ ਨਠਿਆ ਰਿਹਾ ਹੈ ਤਾਂ ਸਮਝ ਲਓ ਕਿ 
ਅਸੀਂ ਬਹੁਤ ਨੇੜੇ ਆ ਗਏ, ਮਨ ਨੂੰ ਕਾਬੁ ਕਰਨ ਦੇ ਬਹੁਤ 
ਨੇੜੇ ਆ ਗਏ, ਪਤਾ ਲਗ ਗਿਆ ਕਿ ਮਨ ਹੋਰ ਹੈ ਤੇ 


ਚਿਰ ਚਲਾ ਗਿਆ, ਐਨਾ ਚਿਰ ਚਲਾ ਗਿਆ, 
ਇਮਾਨਦਾਰੀ ਨਾਲ ਨੋਟ ਕਰੋ, ਐਵੇਂ ਨਾਂ ਕਰੀ ਜਾਣਾ। 
ਇਸਦਾ ਇਕ ਤਰੀਕਾ ਹੈ, ਇਕ ਰਸਤਾ ਹੈ, ਜੇ ਮਿਹਨਤ 
ਕਰੀ ਜਾਵਾਂਗੇ ਕਿਧਰੇ ਤਾਂ ਟਿਕੇਗਾ ਹੀ। 

ਸੋ ਇਸ ਤਰ੍ਹਾਂ ਯਤਨ ਕਰੀ ਜਾਣਾ ਹੈ, ਇਹ ਇਕ 
ਰਸਤਾ ਹੈ ਜਿਸ ਤੇ ਅਸੀਂ ਤੁਰੀ ਜਾਣਾ ਹੈ ਅਤੇ ਕੁਝ 
ਪ੍ਰਾਪਤੀ ਕਰਨੀ ਹੈ। ਏਸ ਤੋਂ ਜਿਹੜੇ ਅਗਲੇ ਸਾਧਨ ਹਨ 


ਕਿਉਂਕਿ ਮਰਨ ਤੋ ਬਾਅਦ ਸਾਡਾ ਇਹ ਕੋਈ ਵੀ ਅੰਗ 
ਕੰਮ ਨਹੀਂ ਆਉਂਦਾ, ਜਾਨਵਰਾਂ ਤੋ` ਵੀ ਹੇਠਾਂ ਰਖੇ 
ਜਾਵਾਂਗੇ ਕਿਉਕਿ ਜਾਨਵਰਾਂ ਦੇ ਅੰਗ ਸਾਰੇ ਹੀ ਕੌਮ 
ਆਉਂਦੇ ਹਨ। ਸੋ ਮਿਹਨਤ ਕਰੀਏ, ਮਿਹਨਤ ਕਰਕੇ ਅਗੇ 
ਵਧੀਏ । 

ਆਗਾਹਾ ਕੂ: ਤਾਘਿ ,ਪਿਛਾ ਫੇਰਿ ਨ ਮੁਹਡੜਾ 

ਪੰਨਾਂ - 7097 

ਪਿਛੇ ਨੂੰ ਨਾ ਜਾਈਂ, ਸੁਰਤ ਨਾਲ ਜਾਗ ਕੇ ਜਾਪ 
ਕਰੀਂ। ਸਤਸੈਗ ਕਰਦਿਆਂ ਬੜਾ ਸਮਾਂ ਹੋ ਗਿਆ ਤੇ ਹੁਣ 
ਜਾਗੀਏ, ਪਰ ਅਸੀਂ ਜਾਗ ਵੀ ਤਾਂ ਹੀ ਸਕਦੇ ਹਾਂ ਜੇਕਰ 
ਪਹਿਲਾਂ ਗੁਰੂ ਧਾਰਨ ਕਰੀਏ, ਜਦੋਂ ਤਕ ਗੁਰੂ ਧਾਰਨ ਨਹੀਂ 
ਕਰਦੇ, ਸਾਡਾ ਕੁਝ ਬਣਦਾ ਨਹੀਂ। 

ਜਿਸ ਤਰ੍ਹਾਂ ਕਬੀਰ ਸਾਹਿਬ ਨੇ ਪ੍ਰਭੂ ਨੂੰ ਮਿਲਣ 
ਵਾਸਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਕਿੰਨੇ ਕਸ਼ਟ ਸਹੇ, 
ਏਨੇ ਕਸ਼ਟਾਂ ਦੇ ਹੁੰਦਿਆਂ ਹੋਇਆਂ ਵੀ ਰੱਬ ਨਹੀਂ ਮਿਲਿਆ। 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


46 


੧3101੧੫1500)60131.60।। 


ਪਰਮੇਸ਼ਰ ਦਾ ਨੌਮ ਹੈ ਕਿ ਜਦੋਂ ਤਕ ਕੋਈ ਗੁਰੂ ਨਾ ਧਾਰੇ, 
ਉਹ ਮਿਲਿਆ ਹੀ ਨਹੀਂ ਕਰਦਾ। ਜਿੰਨੀ ਦੇਰ ਉਹ ਗੁਰੂ 
ਨਾ ਧਾਰਨ ਕਰੇ, ਪਰਮੇਸ਼ਰ ਦਰਸ਼ਨ ਨਹੀਂ ਦਿੰਦਾ। ਜੇਕਰ 
ਭਾਵਨਾ ਦੇ ਦਰਸ਼ਨ ਹੋਣ ਤਾਂ ਉਹ ਸਹੀ ਦਰਸ਼ਨ ਨਹੀਂ 
ਹੁੰਦੇ, ਇਸ ਵਾਸਤੇ ਗੁਰੂ ਧਾਰਨ ਕਰਨ ਤੋ ਬਗੈਰ ਕਿਸੇ ਨੂੰ 
ਦਰਸ਼ਨ ਨਹੀਂ ਹੁੰਦੇ। ਸੋ ਮਹਾਰਾਜ ਜੀ ਬਹੁਤ ਵਿਸਥਾਰ ਦੇ 
ਨਾਲ ਵਡਿਆਂ ਵਡਿਆਂ ਦਾ ਹਵਾਲਾ ਦੇ ਕੇ ਦਸਦੇ ਹਨ- 


ਮਿਲੈ ਜਿ ਤੀਗਥਿ ਨਾਤਿਆ ਡਡਾਂ ਜਲ ਵਾਸਾ । 
ਭਾਈ ਗੁਰਦਾਸ ਜੀ ਦੀ ਵਾਰ 3674 
ਤੀਰਥਾਂ ਤੇ ਨਹਾਉਣ ਨਾਲ ਜੇ ਪਰਮੇਸ਼ਰ ਮਿਲ ਜਾਵੇ 
ਤਾਂ ਉਹਨਾਂ ਤੀਰਥਾਂ ਦੇ ਵਿਚ ਤਾਂ ਬੇਅੰਤ ਡੱਡੂ ਤੇ ਮੱਛੀਆਂ 
ਹਨ - 
ਵਾਲ ਵਧਾ/ਇਆਂ ਪਾਈਐ ਥਬੜ ਜਟਾਂ ਪਲਾਸੀ। 
ਭਾਈ ਗੁਰਦਾਸ ਜੀ ਦੀ ਵਾਰ 3674 
ਜੇਕਰ ਲੰਮੇ ਲੰਮੇ ਕੇਸ ਰਖ ਕੇ, ਜਟਾਵਾਂ ਰਖ ਕੇ 
ਪਰਮੇਸ਼ਰ ਮਿਲ ਸਕਦਾ ਹੁੰਦਾ, ਫੇਰ ਤਾਂ ਜੋ ਬੋਹੜ ਦੇ 
ਦਰਖਤ ਹਨ, ਉਹਨਾਂ ਦੀਆਂ ਜੜਾਂ ਬਹੁਤ ਵਧ ਜਾਇਆ 
ਕਰਦੀਆਂ ਹਨ । 
ਨੰਗੇ ਗਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ / 
ਭਾਈ ਗੁਰਦਾਸ ਜੀ ਦੀ ਵਾਰ 3674 
ਜੇ ਕਰ ਨੰਗੇ ਰਿਹਾਂ ਜਾਂ ਕੱਪੜੇ ਨਾ ਪਾਉਣ ਕਰਕੇ 
ਪਰਮੇਸ਼ਰ ਮਿਲ ਜਾਵੇ ਤਾਂ ਮਿਰਗ ਜਾਂ ਹੋਰ ਜਾਨਵਰ 
ਕਿਹੜਾ ਕਪੜਾ ਪਾਉਂਦੇ ਹਨ ? 
ਭਸਮ ਲਗਇ ਜੇ ਪਾਈਐ ਖ੍ਰ ਥੇਹ ਨਿਵਾਗ਼ੀ/ 
ਭਾਈ ਗੁਰਦਾਸ ਜੀ ਦੀ ਵਾਰ 3674 
ਜੇ ਭਸਮਾਂ ਲਗਾਉਣ ਨਾਲ ਜਾਂ ਮੇਲੇ ਕਚੈਲੇ ਰਹਿਣ 
ਨਾਲ ਪਰਮੇਸ਼ਰ ਮਿਲ ਜਾਵੇ ਤਾਂ ਖੋਤਾ ਤਾਂ ਸਦਾ ਖੇਹ ਵਿਚ 
ਹੀ ਲਿਟਦਾ ਰਹਿੰਦਾ ਹੈ - 
ਜੋ ਪਾਈਐ ਚੁਪ ਕੀਤਿਆਂ ਪ੍ਨੂਆਂ ਜੜ ਹਾਸੀ/ 
ਭਾਈ ਗੁਰਦਾਸ ਜੀ ਦੀ ਵਾਰ 3674 
ਜੇਕਰ ਚੁਪ ਕੀਤਿਆਂ ਪਰਮੇਸ਼ਰ ਮਿਲਦਾ ਹੋਵੇ ਤਾਂ 
ਦਰਖਤਾਂ ਨੂੰ ਤੇ ਪਸ਼ੂਆਂ ਨੂੰ ਮਿਲਣਾ ਚਾਹੀਦਾ ਹੈ, ਇਹ 
ਕਿਹੜਾ ਗੱਲਾਂ ਕਰਦੇ ਹਨ। ਬਿਨਾਂ ਗੁਰੂ ਤੋਂ ਮੁਕਤੀ ਨਹੀਂ 
ਹੁੰਦੀ, ਜਦੋਂ ਗੁਰੂ ਮਿਲ ਗਿਆ ਉਸਨੇ ਇਸ ਦੀ ਖਲਾਸੀ 
ਕਰਾ ਦਿੱਤੀ - 
ਭਾਈ ਰੇ ਗੁਰ ਝਿਨੁ ਗਿਆਨੁ ਨ ਹੋਇ॥ 
ਪੂਛਹੁ ਬ੍ਰਹਮ ਨਾਰਦੈ ਬੇਦ ਬਿਆਸੈ ਕੋਇ/ ਪੰਨਾ - 60 


5।। 58000 9800 500। 4। ੬03) 


47 


ਬੈਕੁੰਠ ਧਾਮ ਵਿਚ ਗਿਆ, ਇਹਨੂੰ ਧੱਕੇ ਮਾਰੇ, ਇਸਦਾ 
ਨਿਰਾਦਰ ਕੀਤਾ। ਸੁਖਦੇਵ ਕਹਿਣ ਲੱਗਾ ਕਿ ਮੈਂ ਤਾਂ 
ਤਪੱਸਿਆ ਕੀਤੀ ਹੈ। ਉਹ ਕਹਿਣ ਲੱਗੇ, ਤਪਸਿਆ ਤਾਂ 
ਤੂੰ ਜ਼ਰੂਰ ਕੀਤੀ ਹੈ ਪਰ ਤੂੰ ਅੰਦਰ ਨਹੀਂ ਆ ਸਕਦਾ 
ਕਿਉਂਕਿ ਤੂੰ ਗੁਰੂ ਧਾਰਨ ਨਹੀਂ ਕੀਤਾ। ਸੋ ਤੈਨੂੰ ਗੁਰੂ 
ਅਵਸ਼ਯ ਧਾਰਨਾ ਪਵੇਗਾ। ਸੋ ਸਾਧ ਸੈਗਤ ਜੀ ਧੱਕੇ ਖਾ 
ਕੇ ਮੁੜ ਆਇਆ, ਤੇ ਗੁਰੂ ਧਾਰਨ ਕੀਤਾ। 
ਸੋ ਸਾਧ ਸੈਗਤ ਜੀ ਇਹ ਸਾਰੀਆਂ ਪੁਰੀਆਂ ਆਦਮੀ 
ਦੇ ਅੰਦਰ ਹੀ ਹਨ। ਜੋ ਕੁਝ ਬ੍ਰਹਿਮੰਡ ਵਿਚ ਹੋ ਰਿਹਾ ਹੈ, 
ਜਿੰਨੀ ਤੇਜ਼ੀ ਨਾਲ ਸੂਰਜ ਘੁੰਮ ਰਿਹਾ ਹੈ, ਜਿੰਨੀ ਤੇਜ਼ੀ 
ਨਾਲ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਜਿਹੜੇ 
ਪ੍ਰਮਾਣੂ (੧੧੦੧੪) ਹਨ ਉਹ ਐਨੀ ਤੇਜ਼ੀ ਨਾਲ 
ਨੈਕਟਰੌਨ, ਨਯੂਟਰੌਨ, ਪਰੋਟੋਨ ਕਿੰਨੇ ਹੀ ਘੋਮਦੇ ਰਹਿੰਦੇ 
ਹਨ- 
ਜੋ ਬੁਹਮੰਡੇ ਸੋਈ ਪਿੰਡੇ ਜੌ ਖੋਜੈ ਸ਼ੋ ਪਾਵੈ ॥ 
ਪੰਨਾ - 695 
ਜੋ ਕੁਝ ਬ੍ਰਹਿਮੰਡ ਵਿਚ ਹੋ ਰਿਹਾ ਹੈ, ਉਹ ਸਾਰਾ 
ਕੁਝ ਇਸਦੇ ਅੰਦਰ ਹੈ, ਜਿਹੜਾ ਖੋਜ ਲੈਂਦਾ ਹੈ ਉਸ ਨੂੰ 
ਪ੍ਰਾਪਤ ਹੋ ਜਾਂਦਾ ਹੈ, ਲੇਕਿਨ ਇਹ ਖੋਜ ਉਦੋਂ ਤਕ ਨਹੀਂ 
ਹੋ ਸਕਦੀ ਜਦੋਂ ਤਕ ਗੁਰੂ ਨਾ ਮਿਲੇ - 
ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ' ਲੁਕਾਨਾੀ॥ 
ਸ਼ਤਿਗੁਰ ਮਿਲੋ ਤ` ਖੋਜੀਐ ਅਲਿ ਜੋਤੀ ਜੋਤਿ ਸ਼ਮਾਨ7॥ 
ਪੰਨਾ - 7779 
ਇਹਦੇ ਅੰਦਰ ਇਕ ਰਾਮ ਨਾਮ ਦੀ ਕੋਠੜੀ ਹੈ, ਪਰ 
ਜੇ ਗੁਰੂ ਮਿਲ ਜਾਵੇ ਤਾਂ ਉਸਦੀ ਖੋਜ ਹੋਇਆ ਕਰਦੀ ਹੈ। 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਜੇ ਗੁਰੂ ਨਾਲ ਖੋਜ ਕੀਤੀ ਜਾਵੇ ਤਾਂ ਜੋਤ ਨਾਲ ਜੋਤ 
ਰਲ ਜਾਂਦੀ ਹੈ ਤੇ ਜੀਵ ਪਰਮੇਸ਼ਰ ਬਣ ਜਾਂਦਾ ਹੈ - 
ਕਬੀਰ ਤੂੰ` ਤੂੰ ਕਰਤਾ ਤੂ ਹੁਆ ਮੁਝ ਆਹ ਰਹਾ ਨ ਹੂੰ ॥ 
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ / 
ਪੰਨਾ - 7375 
ਰਾਮ ਕਬੀਰਾ ਏਕ` ਭਏ ਹੈ ਕੋਇ ਨ ਸਕੈ ਪਛਾਨੀ/ 


ਘਟਿ ਘਟਿ ਗਰਿ ਭਰਪੂਰਿ ਗਹਿਆ/ _ ਪੰਨਾ - 7334 

ਵਾਹਿਗੁਰੂ ਸਾਰਿਆਂ ਦੇ ਅੰਦਰ ਵਸਦਾ ਹੈ, ਹਰ ਇਕ 
ਦੇ ਅੰਦਰ ਗੁਪਤ ਨਾਮ ਵਰਤਦਾ ਹੈ - 

ਨਉਂ ਨਿਹਿ ਅੰਮ੍ਰਿਤੁ ਪ੍ਰਭ ਕਾ ਨਾਮ / 

ਦੇਗੰ ਮਹਿ ਇਸ ਕਾ ਬਿਸ੍ਰਾਮ 4 

ਸੁੰਨ ਸਮਾਧਿ ਅਨਹਤ' ਤਹ` ਨਾਦ / 

ਕਹਨ ਨ ਜਾਈਂ ਅਚਰਜ ਬਿਸ਼ਮਆਾਦ/# ਪੰਨਾ - 2੭4 

ਲੇਕਿਨ ਕੀ ਅੰਦਰ ਨਾਮ ਸੁਣਦਾ ਹੈ ? ਕੋਈ ਵੀ ਨਹੀਂ 
ਸੁਣ ਸਕਦਾ, ਲੇਕਿਨ ਹੈ ਅੰਦਰ, ਉਹਦੀ ਖੋਜ ਕਰਨੀ ਹੈ, ਖੋਜ 
ਕਰਕੇ ਅੰਦੰਰੇਂ ਲਭ ਜਾਣਾ ਹੈ, ਗੁਰੁ ਪੁਰਾ ਮਿਲਣਾ ਚਾਹੀਦਾ ਹੈ, 
ਅਧੂਰਾ ਗੁਰੂ ਨਹੀਂ। ਅਧੂਰਾ ਗੁਰੂ ਤਾਂ ਆਪ ਹੀ ਨਹੀਂ 
ਪਹੁੰਚਿਆ ਹੁੰਦਾ, ਉਹ ਦੂਸਰੇ ਨੂੰ ਕੀ ਪਹੁੰਚਾ ਸਕਦਾ ਹੈ ? 

ਪੁਰੇ ਗੁਰ ਨਾਨਕ ਪਾਤਸ਼ਾਹ, ਉਹਨਾਂ ਦੀ ਡਿਉਟੀ ਹੈ 
ਕਲਜੁਗ ਦਾ ਉਧਾਰ ਕਰਨ ਦੀ, ਦੁਆਪਰ, ਤੇਤੇ, ਸਤਿਜੁਗ 
ਸਭ ਦਾ ਉਧਾਰ ਗੁਰੂ ਨਾਨਕ ਪਾਤਸ਼ਾਹ ਨੇ ਕਰਨਾ ਹੈ। 
ਜਿੰਨੇ ਵੀ ਖੁੰਝ ਗਏ, ਸਭ ਦਾ ਉਧਾਰ ਮਹਾਰਾਜ ਨੇ ਕਰਨਾ 
ਹੈ। ਸੋ ਆਪ ਜੀ ਨੇ ਸ਼ਬਦਾ ਅਵਤਾਰ” ਗੁਰੂ ਰਥ ਸਾਹਿਬ 
ਨੂੰ ਚੌਰ ਤਖਤ ਦਾ ਮਾਲਕ ਬਣਾ ਦਿਤਾ ਅਤੇ ਨਾਮ ਪੰਜ 
ਪਿਆਰੇ ਦਿਆ ਕਰਦੇ ਹਨ। ਗੁਰੁ ਦੀ ਡਿਉਟੀ ਹੁੰਦੀ ਹੈ 
ਨਾਮ ਦੇਣ ਦੀ, ਐਵੇਂ ਨਾਮ ਚਲਿਆ ਨਹੀਂ ਕਰਦਾ ਜਦੋਂ 
ਤਕ ਗੁਰੂ ਆਪਣੇ ਮੁਖਾਰਬਿੰਦ ਤੋਂ ਨਾਮ ਨਾ ਦੇਵੇ। ਸੋ ਉਹਦੇ 
ਵਾਸਤੇ ਵੀ ਮਹਾਰਾਜ ਜੀ ਨੇ ਇਹ ਪ੍ਰਬੋਧ ਕਰ ਦਿੱਤਾ ਕਿ 
ਪੰਜ ਪਿਆਰੇ ਗੁਰੂ ਜੀ ਦੀ ਹਜ਼ੂਰੀ ਵਿਚ ਖਲੋ ਕੇ ਨਿਮਰਤਾ 


ਸੁਖਦੇਵ ਨੇ ਕਿਉਂਕਿ ਕੋਈ ਗੁਰੂ ਨਹੀਂ ਸੀ ਧਾਰਿਆ 


ਇਹ ਬਹੁਤ ਦੇਰ ਤੋਂ ਤਪਸਿਆ ਕਰ ਰਿਹਾ ਹੈ। ਜਿਹੜੇ 
ਧਰਮਸਾਲਾ ਦੇ ਅੰਦਰ ਕਥਾ ਕਰਦੇ ਹਨ, ਉਹ ਦਸਦੇ ਹਨ 
ਕਿ ਇਹ ਤਪਸਿਆ ਤਾਂ ਜ਼ਰੂਰ ਕਰਦਾ ਹੈ ਪਰ ਨਿਗੁਰਾ 
ਹੈ, ਇਸਨੇ ਗੁਰੁ ਕੋਈ ਨਹੀਂ ਧਾਰਿਆ। ਇਸ ਨੂੰ ਪਰਮੇਸ਼ਰ 
ਨ੍ਹੀਂ ਮਿਲ ਸਕਦਾ। ਇਸ ਨੂੰ ਦਰਸ਼ਨ ਨਹੀਂ ਹੋ ਸਕਦੇ। 
ਐਨੀ ਗੱਲ ਸੁਣਨ ਤੋ ਬਾਅਦ ਨਿਰਣਾ ਹੋ ਗਿਆ ਕਿ 
ਇਹ ਛੋਟੇ ਛੋਟੇ ਬੱਚੇ ਵੀ ਇਹ ਗੱਲਾਂ ਕਰਦੇ ਹਨ। ਮੈਨੂੰ 
ਤਾਂ ਸ਼ਿਵ ਲੋਕ ਤੋਂ, ਬ੍ਰਹਮ ਲੋਕ ਤੋਂ, ਬੈਕੁੰਠ ਧਾਮ ਤੋਂ ਧੱਕੇ 
ਵੀ ਪੈ ਗਏ, ਪੁਰੀਆਂ ਦੇ ਅੰਦਰ ਮੈਨੂੰ ਕੋਈ ਵੜਨ ਨਹੀਂ 
ਦਿੰਦਾ। ਸੋ ਹੁਣ ਤਾਂ ਆਪਣੇ ਪਿਤਾ ਕੋਲ ਜਾ ਕੇ ਸਵਾਲ 
ਕਰਨਾ ਚਾਹੀਦਾ ਹੈ। ਪਿਤਾ ਕੋਲ ਜਦੋਂ ਪਹੁੰਚਿਆ ਤਾਂ 
ਪਿਤਾ ਨੇ ਹਾਲ ਚਾਲ ਪੁਛਿਆ ਪਰ ਦੇਖਿਆ ਕਿ ਪੁਤਰ 
ਉਦਾਸ ਹੈ। ਪਿਤਾ ਨੇ ਪੁਛਿਆ ਕਿ ਤੂੰ ਉਦਾਸ ਕਿਉਂ ਹੈਂ ? 
ਕਹਿਣ ਲੱਗਾ ਪਿਤਾ ਜੀ! ਉਦਾਸ ਨਾ ਹੋਵਾਂ ਤਾਂ ਕੀ 
ਕਰਾਂ ? ਮੈਂ ਪੰਜ ਸਾਲ ਦੀ ਉਮਰ ਵਿਚ ਘਰੋਂ ਨਿਕਲ ਗਿਆ 
ਸੀ ਤੇ ਸੋਚਿਆ ਸੀ ਕਿ ਮੈਂ ਪਰਮੇਸ਼ਰ ਨੂੰ ਮਿਲ ਲਵਾਂਗਾ। 
ਥੋੜ੍ਹੇ ਦਿਨ ਹੋਏ ਮੈਂ ਸ਼ਿਵ ਲੋਕ ਵਿਚ, ਬ੍ਰਹਮ ਲੋਕ ਵਿਚ, 
ਪੁਰੀਆਂ ਵਿਚ, ਬੈਕੁੰਠ ਧਾਮ ਵਿਚ ਗਿਆ ਤਾਂ ਮੈਨੂੰ ਧੱਕੇ 
ਪਏ। ਮੈਨੂੰ ਅੰਦਰ ਵੜਨ ਨਹੀਂ ਦਿਤਾ, ਬੜੀ ਨਿਰਾਦਰੀ 
ਹੋਈ ਤੇ ਫੇਰ ਮੈਂ ਸਮਾਧੀ ਵਿਚੋਂ ਉਤਰਿਆ ਤਾਂ ਦੇਖਿਆ 
ਕਿ ਬਾਹਰ ਬੱਚੇ ਖੜ੍ਹੇ ਗੱਲਾਂ ਕਰਦੇ ਸਨ ਕਿ ਇਹ ਨਿਗੁਰਾ 
ਹੈ, ਇਸ ਨੂੰ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਗੁਰੂ ਤੋਂ 
ਬਿਨਾਂ ਨਾਮ ਦੀ ਦਾਤ ਪ੍ਰਾਪਤ ਨਹੀਂ ਹੋਇਆ ਕਰਦੀ । 


ਗੁਰੂ ਤੋਂ ਬਿਨਾਂ ਜੀਵ ਦਾ ਅਗਿਆਨ ਰੂਪੀ ਪਰਦਾ 
ਟੁਟਿਆ ਨਹੀਂ ਕਰਦਾ। ਜੀਵ ਦੇ ਅੰਦਰ ਤਿੰਨ ਦੋਸ਼ ਹਨ- 
ਮਲ, ਵਿਕਸ਼ੇਪ ਤੇ ਆਵਰਨ। ਮੱਲ ਕਹਿੰਦੇ ਹਨ - 

ਜਨਮ ਜਨਮ ਕਾ /ਇਸ਼ ਮਨ ਕਉ ਮਲ ਲਾਗੀ 

ਕਾਲਾ ਹੋਆ ਸਿਆਹ / ਪੰਨਾ - 653 

ਵਿਕਸ਼ੇਪਤਾ ਹੁੰਦੀ ਹੈ ਕਿ ਮਨ ਇਕ ਸਕਿੰਟ ਵਾਸਤੇ 
ਵੀ ਨਹੀਂ ਟਿਕਦਾ। ਦੌੜਿਆ ਹੀ ਫਿਰਦਾ ਹੈ - ਕਦੀ 
ਏਧਰ, ਕਦੀ ਓਧਰ । ਤੀਜਾ ਹੁੰਦਾ ਹੈ “ਆਵਰਨ”। ਆਵਰਨ 
ਪੜਦੇ ਨੂੰ ਆਖਦੇ ਹਨ। ਇਹਦੇ ਉਤੇ ਇਕ ਬਰੀਕ ਜਿਹਾ 
ਹਉਮੇ ਦਾ ਪੜਦਾ ਪਿਆ ਹੋਇਆ ਹੈ। ਵਾਹਿਗੁਰੂ ਤੇ ਜੀਵ 
ਰਹਿੰਦੇ ਤਾਂ ਦੋਨੋਂ ਇਕੱਠੇ ਹਨ ਪਰ ਕੋਈ ਨਹੀਂ ਜਾਣਦਾ 
ਕਿ ਮੇਰੇ ਅੰਦਰ ਪਰਮੇਸ਼ਰ ਹੈ। ਫਰੀਦ ਨੂੰ ਵੀ ਅੰਦਰੋਂ ਇਹੀ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


48 


੧3101੫1500)60131.60।। 


ਆਵਾਜ਼ ਆਈ - 
ਫਗੰਦਾ ਜੰਗਲ ਜੰਗਲ ਕਿਆ ਭਵਹਿ ਵਣਿ ਕੰਡਾ ਮੌੜੇਹਿ॥ 
ਵਸੀ ਰਲ ਹਿਆਲੀਐ ਜੰਗਲ ਕਿਆ ਢੂਢੇਹਿ ॥ 
ਪੰਨਾ - 7378 
ਤੇਰੇ ਤਾਂ ਅੰਦਰ ਪਰਮੇਸ਼ਰ ਦਾ ਵਾਸਾ ਹੈ, ਤੁੰ ਬਾਹਰ 
ਕੀ ਲਭਦਾ ਫਿਰਦਾ ਹੈਂ ? ਤੇਰੇ ਅੰਦਰ ਸਿਰਫ ਇਕ ਪੜਦਾ 


ਓ ਪੰਨਾ - 3264 

ਦੇਖੋ ਕਿੰਨੀ ਅਜੀਬ ਗੱਲ ਹੈ, ਇਸ ਸਰੀਰ ਦੇ ਅੰਦਰ 
ਪਰਮੇਸ਼ਰ ਰਹਿੰਦਾ ਹੈ, ਪਰ ਸਾਨੂੰ ਪਤਾ ਹੀ ਨਹੀਂ, ਭੁਤਾਂ 
ਪ੍ੇਤਾਂ ਤੋਂ ਡਰੀ ਜਾਂਦੇ ਹਾਂ। ਕੋਈ ਵਿਘਨਾਂ ਤੋਂ ਡਰੀ ਜਾਂਦਾ 
ਹੈ, ਕੋਈ ਕਹਿੰਦਾ ਹੈ` ਮੈਂ ਤਾਂ ਫਲਾਣੀ ਕਬਰ ਨੂੰ ਮੱਥਾ 
ਟੇਕਦਾ ਹਾਂ, ਕੋਈ ਕਹਿੰਦਾ ਹੈ ਮੈਂ ਫਲਾਣੀ ਥਾਂ ਤੇ ਚੌਕੀਆਂ 
ਭਰੀ ਜਾਂਦਾ ਹਾਂ। ਕਾਰਣ ਤਂ 


9. 


ਵਿ ਗਮ 


', ਕੋਈ ਭੂਤ ਤਾਂ ਨਹੀਂ ਹਾਂ। ਜਿਹੋ ਜਿਹੇ ਹੋਰ ਮਨੁਖ 
ਹਨ, ਉਹੋ` ਜਿਹਾ ਮੈਂ ਮਨੁਖ ਹਾਂ। ਦੇਖਣ ਨੂੰ ਤਾਂ ਮਨੁਖ ਹੈ 
ਪਰ ਬਹੁਤ ਸਾਰੇ ਸਰੀਰਾਂ ਵਿਚ ਭੁਤਾਂ ਦੀ ਰੁਹ ਹੋਇਆ 
ਕਰਦੀ ਹੈ। ਉਹਨਾਂ ਦਾ ਆਚਾਰ ਵੀ ਵੈਸਾ ਹੀ ਜੁਦਾ ਹੈ 
ਜਿਹੋ ਜਿਹੇ ਉਹ ਆਪ ਹੁੰਦੇ ਹਨ। 


ਵਿਚ ਹੋਇਆ ਕਰਦਾ ਹੈ ਅਤੇ ਭੁਤ ਭੂਤਾਂ ਨੂੰ ਮਿਲਿਆ 
ਕਰਦੇ ਹਨ। ਲੋਕਾਂ ਨੇ ਕਿਹਾ, ਮਹਾਰਾਜ! ਭੂਤ ਤਾਂ ਕਿਸੇ 
ਬੀਬੀ ਵਿਚ ਆਇਆ ਹੋਇਆ ਹੈ। ਕਹਿੰਦੇ ਭੁਤ ਹੀ ਭੁਤਾਂ 
ਕੋਲ ਆਉਂਦੇ ਹਨ। ਉਹਦੀ ਨਿਸ਼ਾਨੀ ਹੁੰਦੀ ਹੈ ਕਿ ਭੂਤਾਂ 
ਦਾ ਘਰ ਕਿਹੜਾ ਹੈ - 
ਕਬੀਰ ਜਾ ਘਰ ਸ਼ਾਧ ਨ ਸ਼ੇਵੀਅਹਿ ਹਰਿ ਕੀ ਸੇਵਾ ਨਾਹਿ/ 
ਪੰਨਾ - 1374 
ਜਿਸ ਘਰ ਵਿਚ ਕਿਸੇ ਗੁਰਮੁਖ ਪਿਆਰੇ ਮਹਾਂਪੁਰਸ਼, 
ਬੈਦਗੀ ਕਰਨ ਵਾਲੇ, ਗੁਰਸਿਖਾਂ ਦੇ ਚਰਨ ਨਾ ਪਏ ਹੋਣ, 
ਜਿਸ ਘਰ ਦੇ ਅੰਦਰੋਂ ਜਪੁਜੀ ਸਾਹਿਬ ਦੀ ਆਵਾਜ਼ ਨਾ 


5।। 58000 9800 500। 4। €03) 


49 


ਆਉਂਦੀ ਹੋਵੇ, ਸੁਖਮਨੀ ਸਾਹਿਬ, ਰਹਿਰਾਸ ਦਾ ਪਾਠ 
ਕੀਰਤਨ ਸੋਹਿਲੇ ਦਾ ਪਾਠ ਜਾਂ ਸਤਿਨਾਮ ਵਾਹਿਗੁਰੂ ਦੀ 
ਆਵਾਜ਼ ਨਾ ਆਉਂਦੀ ਹੋਵੇ, ਗਾਇਤ੍ਰੀ ਦਾ ਪਾਠ ਕੋਈ ਨਾ 
ਕਰਦਾ ਹੋਵੇ, ਨਮਾਜ਼ ਨਾ ਪੜ੍ਹਦਾ ਹੋਵੇ, ਇਹ ਭੂਤਾਂ ਦੇ ਘਰ 
ਹੁੰਦੇ ਹਨ। ਜਿਥੇ ਗੁਰਮੁਖ ਪਿਆਰੇ ਸੰਤਾਂ ਦੇ ਬਦਗੀ ਕਰਨ 
ਵਾਲਿਆਂ ਦੇ ਚਰਨ ਨਾ ਪੈਣ, ਜਿਥੋਂ ਪਰਮੇਸ਼ਰ ਦੇ ਭਜਨ 
ਦੀ ਆਵਾਜ਼ ਨਾ ਆਵੇ, ਉਹ ਭਾਵੇਂ ਵੱਡੀਆਂ ਵੱਡੀਆਂ 
ਕੋਠੀਆਂ ਹੋਣ - ਲੱਖਾਂ ਦੀਆਂ, ਉਹਨਾਂ ਨੂੰ ਕੋਠੀਆਂ ਨਾ 


ਤੋ ਘਰ ਮਰਹਟ ਸ਼ਾਰਥੋ` ................ 1 
ਪੰਨਾ - 3374 

ਉਹ ਤਾਂ ਮੜੀਆਂ ਹਨ, ਸ਼ਮਸ਼ਾਨ ਭੂਮੀ ਹੈ - 

ਨ ਜਿ ਡੂਤਾ ਬਸਹਿ ਤਿਨ ਮਾਹਿ ॥ 
ਪੰਨਾ - 7374 


ਉਹਨਾਂ ਦੇ ਵਿਚ ਰਹਿਣ ਵਾਲੇ ਭੂਤ ਤੇ ਭੂਤਨੀਆਂ 
ਹੋਇਆ ਕਰਦੀਆਂ ਹਨ। 


ਕਲਾਂ ਅੰਦਰ ਨਾਨਕਾ ਜਿੰਨਾਂ ਦਾ ਅਉਂਤਾਰ ॥ 
ਪੁਤ ਜਿਨੂਰਾ ਧੀਅ ਜਿੰਨੂਗੀ ਜੋਰ ਜਿੰਨਾ ਦਾ ਸਿਕਦਾਰ / 
ਪੰਨਾਂ - 556 


ਕਰਦੀਆਂ ਹਨ, ਉਹਨਾਂ ਦੇ ਆਚਾਰ ਵਿਹਾਰ ਸੋਚਾਂ ਸਭ 
ਵਖਰੀਆਂ ਹੋਇਆ ਕਰਦੀਆਂ ਹਨ। ਮੋਟੀ ਗਲ ਹੈ ਕਿ 
ਜਿਹੜੇ ਨਾਮ ਨਹੀਂ ਜਪਦੇ, ਉਹ ਭੂਤਾਂ ਦੀ ਸੂਚੀ ਵਿਚ 
ਆ ਜਾਂਦੇ ਹਨ। 
ਧਾਰਨਾ - ਭੂਤ ਲੋਕ ਉਹ, ਜਿਹੜੇ ਨਾਮ ਨਗੀਓ' ਜਪਦੇਂ-2, 2. 
ਨਾਮ ਨਗੀਓ' ਜਪਦੇ ਜਿਹੜੇ ਨਾਮ ਨਗੰਓ' ਜਪਦੇ' -2, 2. 
ਡੂਤ' ਲੌਕ ਓਹ, ਜਿਹੜੇ ਨਾਮ ਨਗੰਓ' ਜਪਦੇ,...2. 
ਕਬੀਰ ਜਾ ਘਰ ਸ਼ਾਧ ਨ ਸ਼ੇਵੀਅਹਿ ਗਰ ਕੀ ਸੇਵਾ ਨਹਹਿ॥ 
ਤੇ ਘਰ ਮਰਹਟ' ਸ਼ਾਰਥੇ' ਭੂਤਾ ਬਸ/ਹਿ ਤਿਨ ਮਾਹ # 
ਪੰਨਾ - 3374 
ਸੋ ਜੋ ਨਿਗੁਰਾ ਹੁੰਦਾ ਹੈ- 
ਸ਼ਤਿਗੁਰ ਬਾਝਹੁ ਗੁਰ ਨਹੀਂ ਕੋਈ ਨਿਗੁਰੇ ਕਾ ਹੈ' ਨਾਉਂ ਬੁਰਾ/ 
ਪੰਨਾ - 435 
ਉਸ ਦਾ ਤਾਂ ਨਾਉਂ ਲੈਣਾ ਜਾਂ ਦਰਸ਼ਨ ਕਰਨਾ ਵੀ 
ਬੁਰੀ ਬਾਤ ਹੋਇਆ ਕਰਦੀ ਹੈ - 
ਜਾਕਾੀ ਗਹਿਤ ਨ ਜਾਣੀਐ ਗੁਰਬਾਣੀ ਨਹੀ ਗੰਤ ॥ 
ਤਿਸ਼ਦੇ ਹਲੋਂ ਖ0ਹਿਆ ।ਵਿਸ਼ਰੈ ਗੰ ਕੀ ਪ੍ਰੀਤ ॥ 
ਸੋ ਇਸ ਤਰ੍ਹਾਂ ਸੁਖਦੇਵ ਆਪਣੇ ਪਿਤਾ ਦੇ ਕੋਲ ਚਲਾ 
ਗਿਆ ਤੇ ਦੱਸਿਆ ਕਿ ਇਸ ਤਰ੍ਹਾਂ ਮੇਰਾ ਨਿਰਾਦਰ ਹੋਇਆ 
ਹੈ। ਪਿਤਾ ਨੇ ਕਿਹਾ, ਪੁਤਰ! ਤੈਨੂੰ ਗੁਰੂ ਧਾਰਨ ਕਰ ਲੈਣਾ 
ਚਾਹੀਦਾ ਹੈ। ਕਹਿਣ ਲੱਗਾ ਕਿ ਮੈਨੂੰ ਤਾਂ ਕੋਈ ਗੁਰੂ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਮਿਲਿਆ ਹੀ ਨਹੀਂ, ਮੈਂ ਧਾਰਨ ਕਿਸਨੂੰ ਕਰਾਂ ? ਗੁਰੂ ਦੀਆਂ 
ਨਿਸ਼ਾਨੀਆਂ ਹੁੰਦੀਆਂ ਹਨ। ਸਾਧ ਸੈਗਤ ਜੀ। ਜੋ ਸਮਰੱਥ 
ਗੁਰੂ ਹੁੰਦਾ ਹੈ। ਇਕ ਕੱਚਾ ਗੁਰੂ ਹੁੰਦਾ ਹੈ- 
ਕਾਚੇ ਗੁਰ ਤੇ ਮੁਕਤਿ ਨ ਹੁਆ ਪੰਨਾ - 933 
ਜਿਹੜਾ ਕੱਚਾ ਗੁਰੂ ਹੈ ਉਸਨੂੰ ਅੰਨ੍ਹਾ ਗੁਰੂ ਕਿਹਾ ਹੈ - 
ਅੰਧਾ ਆਗੂ ਜੋ ਥੀਐ ਕਿਓਂ ਪਾਧ੍ਰ ਜਾਣੈ 
ਪੰਨਾ - 768 
ਅੰਨ੍ਹਾ ਗੁਰੂ ਆਪ ਵੀ ਡੁਬ ਜਾਂਦਾ ਹੈ ਤੇ ਚੇਲਿਆਂ 
ਡਬੋ ਦਿੰਦਾ ਹੈ। 
ਦੇ ਪਿੰਡ ਬਡ ਹੋਏ ਸਨ, ਜੇ ਵਿਰਜ਼ਪਤ ਜਿਲੇ 


ਸਿ 


ਦਾ ਖਰਚਾ ਕਿੰਨਾ ਹੁੰਦਾ ਹੈ। ਫੇਰ ਖਾਦ ਕਿੰਨੀ ਮਹਿੰਗੀ 
ਮਿਲਦੀ ਹੈ। 10% ਤਾਂ ਕੇਵਲ ਉਸ ਨੂੰ ਬਚ ਸਕਦਾ ਹੈ 
ਜੇਕਰ ਕੋਈ ਖਾਸ ਚੈਗੀ ਫਸਲ ਹੋਵੇ। ਸੋ ਜੇਕਰ ਉਸ ਨੁੰ 
ਸੌ ਰੁਪਏ ਬਚੇ ਤਾਂ ਕੇਵਲ ਇਕ ਰੁਪਿਆ ਰੱਬ ਦੇ ਲੇਖੇ ਕੱਢੇ । 
ਜੇ ਕਿਸਾਨ ਸਚਮੁਚ ਹੀ ਐਨਾ ਥੋੜ੍ਹਾ ਕਢ ਸਕਦਾ ਹੈ ਤਾਂ 
ਦਾਨ ਲੈਣ ਵਾਲਾ ਜਬਰਦਸਤੀ ਦਾਨ ਲਈ ਜਾਏ ਤਾਂ 
ਫਿਰ ਉਹੋ ਜਿਹੇ ਕਲਜੁਗ ਦੇ ਕੱਚੇ ਗੁਰੁ ਦਾ ਉਹ ਹਾਲ 
ਹੁੰਦਾ ਹੈ ਜੋ ਕਿ ਉਸ ਸਰ੍ਹਾਲ ਦਾ ਹੋਇਆ। ਉਹਨੂੰ ਤਾਂ ਛੇਵੇਂ 
ਪਾਤਸ਼ਾਹ ਨੇ ਬਖਸ਼ ਦਿਤਾ। ਜਦੋਂ ਤਕ ਪੂਰਾ ਗੁਰੂ ਨਾ ਮਿਲੇ 
ਤਾਂ ਗਤੀ ਨਹੀਂ ਹੋ ਸਕਦੀ । 


ਰਜ ਬਰਤਨ ਪਲ ਗਗਨ 
ਸਿਟਿਓ ਅੰਧੇਰ ਮਿਲਤ ਹਰਿ ਨਾਨਕ ਜਨਮ ਜਨਮ ਕੰ ਸੋਠ ਜਾਗੀ/ 
ਪੰਨਾ - 205 
ਕਹਿੰਦੇ ਪਿਛਲੇ ਜਨਮਾਂ ਦਾ ਕੋਈ ਕਰਮ - 
ਜਿਨ ਮਸਤਕਿ ਧਾਰਿ ਹਰਿ ਲਿਖਿਆ 
ਤਿਨਾ ਗ਼ੰਤਿਗ੍ਰ ਮਿਲਿਆ ਰਮ ਰਾਜੇ / ਪੰਨਾ - 457 


ਪਿਛਲੇ ਕਰਮਾਂ ਦਾ ਫਲ ਮਿਲ ਜਾਵੇ, ਕਰਮ ਬਹੁਤ 
ਹੋ ਜਾਣ। ਸਾਧ ਸੰਗਤ ਜੀ ਤੁਸੀਂ ਪਿਛਲੇ ਸਤ ਦਿਨਾਂ ਤੋਂ 
ਸਤਸੈਗ ਵਿਚ ਆ ਰਹੇ ਹੋ ਤੁਹਾਡੇ ਕਿਨੇ ਕਦਮ ਲੇਖੇ ਵਿਚ 
ਲਗ ਰਹੇ ਹਨ। ਇਕ ਇਕ ਕਦਮ ਦਾ ਫਲ ਇਕ ਇਕ 
ਅਸੂਮੇਧ ਜਗ ਦੇ ਬਰਾਬਰ ਹੈ। ਉਸ ਤੋਂ ਬਾਅਦ ਜਦੋ' ਆਪ 
ਮਸਤਕ ਨਿਵਾ ਕੇ ਸੈਗਤ ਵਿਚ ਬੈਠਦੇ ਹੋ - 

ਕਈ ਕਟਕ ਜਗ ਫਲਾ ਸ਼ਣਿ ਗਾਵਨਹਾਰੇ ਰਾਮ / 

ਪੰਨਾ - 547 

ਕੌੜਾਂ ਜੱਗਾਂ ਦਾ ਫਲ ਮਿਲਦਾ ਹੈ। ਜਦੋਂ ਪਹਿਲਾਂ 
ਤੁਸੀਂ ਸੁਣੌਗੇ ਫਿਰ ਆਪਣੀ ਰਸਨਾ ਨਾਲ ਗਾਓਗੇ, ਇਹਦੇ 
ਨਾਲ ਕਿੰਨੇ ਕ੍ੌੜਾਂ ਜਗਾਂ ਦਾ ਫਲ ਬਣ ਗਿਆ। ਜਦੋਂ ਤੋਂ 
ਤੁਸੀਂ ਸਤਸੈਗ ਵਿਚ ਆ ਰਹੇ ਹੋ, ਤੁਹਾਡੇ ਪਾਪ ਘਟ ਰਹੇ 
ਹਨ, ਪਾਪਾਂ ਦਾ ਪਹਾੜ ਢਾਹ ਦਿੱਤਾ, ਉਹਦਾ ਨਤੀਜਾ ਕੀ 
ਹੋਏਗਾ ਕਿ ਜਦੋਂ ਸਾਰੇ ਪਾਪ ਪੁੰਨ ਬਣ ਗਏ ਤਾਂ ਮਸਤਕ 
ਵਿਚ ਲੇਖ ਲਿਖ ਦਿਤਾ ਜਾਂਦਾ ਹੈ ਤੇ ਸਤਿਗੁਰੂ ਜੀ 
ਦਇਆ ਕਰ ਦਿੰਦੇ ਹਨ - 


ਨਾਨਕ ਨਦਗੰ ਕਰਮੁ ਹੋਇ ਗੁਰ ਮਿਲੀਐ ਭਾਈ ॥ 
ਪੰਨਾ - 3242 
ਗੁਰੂ ਕੋਲ ਕੀ ਹੈ - 
ਨਾਮ ਅਮੌਲਕੁ` ਰਤਨੁ ਹੈ ਪੂਰੇ ਸ਼ਤਿਗੁਰ ਪਾਹਿ 
ਪੰਨਾਂ - 41 


ਨਾਨਕ ਕੰ` ਘਰਿ ਕੇਵਲ ਨਾਮੁ 4 ਪੰਨਾਂ - 136 
ਅਸੀਂ ਇਥੇ ਕੋਈ ਮੰਤਰ ਜੈਤਰ ਪਕਾਉਣ ਨਹੀਂ ਆਏ, 

ਕੋਈ ਹਿਸਟਰੀ ਦੱਸਣ ਨਹੀਂ ਆਏ, ਕੋਈ ਆਰਥਕ ਥਿਊਰੀ 
ਦੇਣ ਵਾਸਤੇ ਨਹੀਂ ਆਏ, ਕੋਈ ਰਾਜਨੀਤੀ ਦੀਆਂ ਗੱਲਾਂ 
ਸਿਖਾਉਣ ਨਹੀਂ ਆਏ, ਕੋਈ ਪ੍ਰਕਿਰਤੀ ਦੇ ਕਾਨੂੰਨ ਦੱਸਣ 
ਨਹੀਂ ਆਏ, ਸਾਡੇ ਕੋਲ ਤਾਂ ਕੇਵਲ ਨਾਮ ਹੈ, ਨਾਮ ਦੇ ਕੇ ਜੀਵ 
ਨੂੰ ਪਰਮੇਸ਼ਰ ਬਣਾ ਦੇਣਾ ਹੈ। ਪਰਮੇਸ਼ਰ ਦੇ ਦਰਸ਼ਨ ਅੰਦਰੋਂ ਕਰਾ 
ਦੇਣੇ ਹਨ । ਦੋਹਾਂ ਦਾ ਵਾਸਾ ਇਕ ਥਾਂ ਤੇ ਹੁੰਦਾ ਹੈ। 

ਧਨ ਪਿਰ ਕਾ ਇਕ ਗੰ ਸੰਗਿ ਵਾਸ਼ਾ 

ਵਿਚਿ ਹਉਮੈ ਭਨੈਤਿ ਕਰਾਗੀ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


50 


੧3101੫1500)60131.60।। 


ਜਨ ਨਾਨਕ ਮਿਲੋ ਝਨਵਾਗੀ ॥ ਪੰਨਾ - 7264 
ਜਦੋਂ ਪੂਰਾ ਗੁਰੂ ਮਿਲ ਜਾਵੇ ਤਾਂ ਮੰਤਰ ਦੇ ਕੇ ਹਉਮੈ 
ਦੀ ਕੈਧ ਤੋੜ ਦਿਆ ਕਰਦਾ ਹੈ - 
ਵਾਹਿਗੁਰੂ ਗੁਰਮੰਤ੍ ਹੈ ਜਪਿ ਹਉਸ਼ੈ ਥੋਈਂ/ 
ਭਾਈ ਗੁਰਦਾਸ ਜੀ ਦੀ ਵਾਰ 732 


ਅਨਿਕ ਰੰਗ ਨਾਨਾ 'ਦ੍ਰਿਸਟਿ/ਹਿ॥ ਪੰਨਾ - 294 
ਵਾਹਿਗੁਰੂ ਅਨੇਕ ਰੋਗ ਬਣਕੇ ਦਿਸ ਰਿਹਾ ਹੈ ਆਪ ਹੀ- 

ਨਉਂ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ॥ 

ਦੇਗੀ ਆਹ /ਇਸ਼ ਕਾ ਬਿਸ੍ਰਾਮ॥ 

ਸੰਨ ਸਮਾਧਿ ਅਨਹਤ ਤਹ ਨਾਦ ॥ 

ਕਹਨੁ ਨ ਜਾਈਂ ਅਚਰਜ ,/ਝੈਸਮਾਦ॥ _ ਪੰਨਾਂ - 294 


ਦੇਖਿਆ ਉਹਨਾਂ ਨੇ ਜਿਹਨਾਂ ਨੂੰ ਗੁਰੂ ਨੇ ਆਪ ਦਿਖਾ 


ਨਾਨਕ ਤਿਸ ਜਨ ਸੋਡੀ ਪਾਏ / ਪੰਨਾ - 294 
ਸੋ ਐਸਾ ਜੋ ਨਾਮ ਹੈ - 
ਨਉਂ ਨਿਹਿ ਅੰਮ੍ਰਿਤੁ ਪ੍ਰਭ ਕਾ ਨਾਮੁ ਪੰਨਾਂ - 294 


ਇਹ ਸਤਿਗੁਰੁ ਦੇ ਕੋਲ ਹੋਇਆ ਕਰਦਾ ਹੈ। 
ਨਾਮ ਅਸ਼ੌਲਕੁ` ਰਤਨੁ ਹੈ ਪੂਰੇ ਸ਼ਤਿਗੁਰ ਪਾਸਿ ॥ 
ਸ਼ਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ / 
ਧੰਨ ਵਡਭਾਗੀ ਵਡ ਭਾਗੀਆ ਜੋ ਆਇ ਮਿਲੋ ਗੁਰ ਪਾਸਿ 


ਪੰਨਾਂ - 41 


ਉਹ ਵੱਡੇ ਭਾਗਾਂ ਵਾਲੇ ਹਨ, ਵੱਡੇ ਪੁੰਨਾਂ ਵਾਲੇ ਹਨ - 
ਜੋ ਆਇ ਮਿਲੇ ਗੁਰ ਪਾਸੇ / ਪੰਨਾ - 47 
ਜਿਹਨਾਂ ਨੇ ਗੁਰੂ ਕੋਲ ਜਾ ਕੇ ਗੁਰੂ ਧਾਰਨ ਕਰ 


ਪੰਨਾਂ - 47 
ਕਹਿੰਦੇ ਕੁੌੜ, ਦਸ ਕ੍ੌਂੜ, ਸੌ ਕਂੜ, ਹਜ਼ਾਰ ਕੌੜ, ਦਸ 
ਹਜ਼ਾਰ ਕੌੜ, ਲਖ ਕੌੜ, ਭਾਵੇਂ ਐਨੇ ਕਰਮ ਕਰ ਲਵੇ, ਤਾਂ 
ਵੀ ਨਹੀਂ ਮਿਲਿਆ ਕਰਦਾ। ਇਹ ਤਾਂ ਗੁਰੂ ਦੀ ਕ੍ਰਿਪਾ ਹੈ, 
ਜੇ ਗੁਰੂ ਧਾਰਨ ਕਰ ਲਵੇ ਤੇ ਨਾਮ ਦੀ ਪ੍ਰਾਪਤੀ ਹੋ ਜਾਵੇ, 
ਫਿਰ ਨਾਮ ਨੂੰ ਯਾਦ ਕਰੇ, ਬਜਰ ਕਪਾਟ ਖੁਲ੍ਹ ਜਾਇਆ 

ਕਰਦੇ ਹਨ । 
ਨਉ ਦਰਵਾਜੇ ਕਾਇਆ ਕੋਟ ਹੈ ਦਸਵੈ` ਗੁਪਤੁ ` ਰਖੀਜੈ 4 
ਬਜਰ ਕਪਾਟ ਨ ਖੁਲਨੀ ਗੁਰ ਸ਼ਬਦਿ ਖੁਲੀਜੈ / 
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸ਼ਣਾਜੀ / 
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ /ਮਿਲੀਜੈ / 
ਸ਼ਭ ਮਹਿ ਏਕ ਵਰਤਦਾ ਜਿਨਿ ਆਧੇ ਰਚਨ ਰਚਾਈਂ ॥ 
ਪੰਨਾਂ - 955 
ਵਾਹ ਵਾਹ ਸਚੋ ਪਾਤਿਸਾਹ ਤੂ ਸਜੀ ਨਾਈ ॥ 
ਪੰਨਾਂ - 948 
ਸੋ ਗੁਰੁ ਹਉਮੈ ਦਾ ਨਾਸ਼ ਕਰ ਦਿਆ ਕਰਦਾ ਹੈ, 
ਉਜਦੇ ਕੌਲ ਦਵਾ ਜ੍ਰੈਂਦੀ ਹੈ ਨਾਮ ਦੀ - 
ਹਉਮੈ ਸਭੁ ਸ਼ਗੌਰ ਹੈ ਹਉਸੈ ਓਪਤਿ ਹੋਇ 4 
ਹਉਮੈ ਵਡਾ ਗੁਬਾਰ ਹੈ ਹਉਮੈ ਵਿਚਿ ਛਡਿ ਨ ਸ਼ਕ ਕੋਇ॥ 
ਪੰਨਾ - 567 
ਇਹ ਸਰੀਰ ਹਉਮੈ ਦਾ ਭਰਿਆ ਹੋਇਆ ਹੈ, ਇਸਦੇ 
ਅੰਦਰ ਬਹੁਤ ਅੰਧ ਗੁਬਾਰ ਹੈ ਜਿਸ ਕਰਕੇ ਪਰਮੇਸ਼ਰ ਨਹੀਂ 
ਦਿਸਦਾ - 
ਹਉਮੈ ਵਿਚਿ ਭਗਤਿ ਨ ਹੋਵਈ ਹਕਮ ਨ ਭਝਿਆ ਜਾਇ॥ 
ਹਉਮੈ ਵਿਚਿ ਜੀਓਂ ਬੰਧ ਹੈ ਨਾਆ ਨ ਵਸੈ ਆਨੇ ਆਇ॥ 
ਨਾਨਕ' ਸ਼ਤਗੁਰਿ ਮਿਲਿਐ ਹਉਮੈ ਗਈ ਤਾ ਸਚ ਵਸਿਆ ਮਨ ਆਇ॥ 


ਸ਼ਚ ਕਮਾਵੈ ਗ਼ਚਿ ਰਹੈ ਸ਼ਚੋ ਸੇਵਿ ਸ਼ਾਇ/ 
ਪੰਨਾ - 563 
ਸੋ ਜਿੰਨੀ ਦੇਰ ਤੱਕ ਹਉਮੈ ਹੈ - 
ਹਉਮੈ ਨਾਵੈ ਨਾਲਿ ਵਿਰੋਧ ਹੈ ਦੁਇ ਨ ਵਸਹਿ ਇਕ ਠਾਇ 
ਪੰਨਾ - 563 


ਇਹ ਦੋਨੋ ਇਕ ਥਾਂ ਤੇ ਨਹੀਂ ਵਸਿਆ ਕਰਦੇ । ਸਾਧ 
ਸੈਗਤ ਜੀ! ਜਦੋਂ ਤਕ ਗੁਰੂ ਧਾਰਨ ਨਹੀਂ ਕਰਦਾ, ਇਸ 
ਨੂੰ ਨਾਮ ਦੀ ਦਵਾਈ ਨਹੀਂ ਮਿਲ ਸਕਦੀ। ਹਉਮੈ ਦੀ 
ਦਵਾਈ ਹੈ ਨਾਮ। 

ਧਾਰਨਾ - ਹਉਮੈ ਨੂੰ ਖੋਈਂਦਾ, ਵਾਹਿਗੁਰੂ ਮੰਤਰ ਜਪ ਕੇਂ-2, 2. 


 ਲਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ 
51 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3੧08।5॥0੧760118.60।। 


ਵਾ/ਹਿਗੁਰੂ ਮੰਤਰ ਜਪ ਕੌ -2, 2. 


ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ / 
ਭਾਈ' ਗੁਰਦਾਸ ਜੀ ਲੀ ਵਾਰ 1372 
ਜੋ ਵੀ ਵੀਚਾਰ ਕੀਤੀ ਹੈ, ਉਸਦਾ ਸਿੱਟਾ ਇਹ ਹੈ ਕਿ 
ਵਾਹਿਗੁਰੂ ਤਾਂ ਅੰਦਰ ਵਸਦਾ ਹੈ, ਲੇਕਿਨ ਹਉਮੈ ਦਾ ਪੜਦਾ 
ਪਿਆ ਹੋਣ ਕਰਕੇ ਜੀਵ ਇਸ ਨੂੰ ਬਾਹਰ ਭਾਲਦਾ ਹੈ । ਹਉਮੈ 
ਤਾਂ ਹੀ ਜਾਂਦੀ ਹੈ ਜੇਕਰ ਨਾਮ ਮਿਲ ਜਾਵੇ, ਜੇਕਰ ਨਾਮ ਨਹੀਂ 
ਮਿਲਿਆ ਤਾਂ ਮਹਾਰਾਜ ਕਹਿੰਦੇ ਹਨ ਕਿ ਇਸ ਨੇ ਜੀਵਨ 
ਬਰਬਾਦ ਕਰ ਲਿਆ। ਜਿਹੜਾ ਨਾਮ ਨਹੀਂ ਜਪਦਾ, ਉਹਦਾ 
ਸਰੀਰ ਤਾਂ ਮਨੁਖਾਂ ਦੀ ਤਰ੍ਹਾਂ ਨਜ਼ਰ ਆਉਂਦਾ ਹੈ ਪਰ ਬਿਰਤੀ 
ਪਸ਼ੂਆਂ ਵਾਲੀ ਹੁੰਦੀ ਹੈ - 
ਗੁਰ ਮੰਤੁ ਗੌਣਸੂ` ਜੋ ਪ੍ਰਾਣੀ ਧ੍ਰਿਗੰਤ ਜਨਮ ਭੁਸ਼ਟਣਹ 
ਪੰਨਾਂ - 7358 
ਜਿਸ ਨੂੰ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਪ੍ਰਾਪਤ 
ਨਹੀਂ ਹੋਇਆ, ਉਸਦਾ ਜਨਮ ਧਿਰਕਾਰਯੋਗ ਹੈ। ਸੌ ਵਾਰੀ 
ਫਿਟੇ ਮੂੰਹ ਕਹੋ, ਇਕ ਵਾਰੀ ਧ੍ਰਿਗ ਕਹੋ । ਭ੍ਰਿਸ਼ਟਿਆ 
ਹੋਇਆ ਹੈ, ਕੋਹੜ ਹੋਇਆ ਹੋਇਆ ਹੈ - 
ਕੁਕਰਹ ਸ਼ਕਰਹ ਗਰਧਭਹ ਕਾਕਹ ਸ਼ਰਪਨਹ ਤੁਾਲਿ ਖਲਹ 
ਪੰਨਾਂ - 7358 
ਕਿਉਂਕਿ ਕੁੱਤਾ, ਬਿੱਲਾ, ਸੂਰ, ਸੱਪ, ਕਾਂ, ਗਧਾ, 
ਇਹਨਾਂ ਦੇ ਬਰਾਬਰ ਉਸ ਮਨੁਖ ਦੀ ਤੁਲਨਾ ਕੀਤੀ ਹੈ। 
ਉਹਦੇ ਕੋਲ ਭਾਵੇਂ ਲੱਖਾਂ ਰੁਪਏ ਹੋਣ, ਕੋਠੀਆਂ ਪਾਈਆਂ 
ਹੋਈਆਂ ਹਨ, ਵੱਡੇ ਵੱਡੇ ਫਾਰਮ ਹਨ, ਹੋਰ ਵੱਡੇ ਵੱਡੇ 
ਕਾਰੋਬਾਰ ਵਪਾਰ ਹਨ, ਪਰ ਜੇਕਰ ਮੰਤਰ ਪ੍ਰਾਪਤ ਨਹੀਂ 
ਹੋਇਆ ਤਾਂ ਮਰਨ ਤੋ ਬਾਅਦ ਉਸਦਾ ਜੀਵ ਆਤਮਾ 
ਪਸ਼ੂਆਂ ਦੀ ਜੂਨੀ ਵਿਚ ਚਲਾ ਜਾਵੇਗਾ। 


-2. 
ਕਿਉਂਕਿ ਜਿੰਦਗੀ ਦੇ ਅੰਦਰ ਮਨ ਦੇ ਪਿਛੇ ਲਗ ਕੇ 
ਆਪਣੇ ਆਪ ਨੂੰ ਨੀਵਾਂ ਲੈ ਗਿਆ। ਜੋ ਮਨਮੁਖ ਹੈ ਸਾਧ 
ਸੈਗਤ ਜੀ, ਉਸ ਸਬੈਧੀ ਫੁਰਮਾਨ ਹੈ - 
ਮਨਮੁਖਿ ਆਵੈ ਮਨਮੁਖਿ ਜਾਵੈ / 
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ 
ਜਿਤਨੇ ਨਰਕ ਸੇ ਮਨਮਖਿ ਭੋਗੇ ਗੁਰਮੁਖਿ ਲੋਪ ਨ ਮਾਸ਼ਾ ਹੈ 
ਪੰਨਾ - 7074 
ਜਿਹੜਾ ਗੁਰੂ ਨਾਲ ਲਗ ਜਾਇਆ ਕਰਦਾ ਹੈ, ਉਸ 
ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਇਆ ਕਰਦੀ ਹੈ। ਨਾਮ 
ਜੱਪਣ ਦੇ ਨਾਲ ਸਦਾ ਦੀ ਜਿੰਦਗੀ ਪ੍ਰਾਪਤ ਹੋ ਜਾਇਆ 


ਕਰਦੀ ਹੈ। ਜੇਕਰ ਨਾਮ ਨਾਂ ਵੀ ਜਪ ਸਕੇ, ਕੇਵਲ ਗੁਰੂ 
ਧਾਰ ਕੇ, ਰਹਿਤਾਂ ਵਿਚ ਪੱਕਾ ਰਹੇ, ਜੋ ਪੰਜਾਂ ਪਿਆਰਿਆਂ 
ਦਾ ਹੁਕਮ ਹੈ, ਉਹਦੇ ਮੁਤਾਬਕ ਆਪਣਾ ਜੀਵਨ ਢਾਲੇ; 
ਜੇ ਨਹੀਂ ਵੀ ਤਰੱਕੀ ਕਰ ਸਕਿਆ, ਦੂਜਾ ਜਨਮ ਫੇਰ ਮਿਲ 
ਜਾਵੇਗਾ, ਫਿਰ ਉਹਨੂੰ ਗੁਰੂ ਛੇਤੀ ਮਿਲ ਜਾਂਦਾ ਹੈ, ਬਹੁਤੀ 
ਦੇਰ ਨਹੀਂ ਲਗਦੀ ਕਿਉਂਕਿ ਵਾਹਿਗੁਰੂ ਦਾ ਬੰਦੋਬਸਤ ਐਸਾ 
ਹੀ ਹੈ। ਜੇਕਰ ਦੂਜੇ ਜਨਮ ਵਿਚ ਵੀ ਤਰੱਕੀ ਨਾ ਕਰ 
ਸਕਿਆ ਤਾਂ ਤੀਸਰਾ ਜਨਮ ਫੇਰ ਮਿਲ ਜਾਇਆ ਕਰਦਾ 
ਹੈ। ਇਸ ਤਰ੍ਹਾਂ ਬਾਰ ਬਾਰ ਗੁਰੂ ਉਸ ਨੂੰ ਮਨੁਖ ਬਣਾਈ 
ਜਾਂਦਾ ਹੈ ਕਿ ਹੁਣ ਤਰੱਕੀ ਕਰ ਲੈ, ਹੁਣ ਤਰੱਕੀ ਕਰ ਲੈ, 
ਕਿੰਨੇ ਮੌਕੇ ਆਏ ਆਪ ਖੁਦ ਅੰਦਾਜ਼ਾ ਲਾ ਕੇ ਦੇਖ ਲਓ। 
ਜਿਹੜੇ ਛੋਟੇ ਛੋਟੇ ਬੱਚੇ ਨਾਮ ਜਪਦੇ ਹਨ, ਅੰਮ੍ਰਿਤ ਛਕ 
ਲੈਂਦੇ ਹਨ ਜਿਹਨਾਂ ਦੇ ਹੱਥਾਂ ਵਿਚ ਸਿਮਰਨੇ ਦੇਖਦੇ ਹੋ - 
ਛੋਟੇ ਬੱਚੇ ਤੇ ਬੱਚੀਆਂ ਦੇ ਹੱਥਾਂ ਵਿਚ, ਇਹਨਾਂ ਦੇ ਕਈ 
ਕਈ ਜਨਮ ਪਹਿਲਾਂ ਸਿਖ ਘਰਾਣੇ ਵਿਚ ਹੋ ਚੁਕੇ ਹਨ- 


ਨੂੰ ਅੰਮ੍ਰਿਤ ਦੀ ਦਾਤ ਮਿਲ ਜਾਂਦੀ ਹੈ ਤੇ ਪੱਕੇ ਹੋ ਜਾਂਦੇ 
ਹਨ। ਪਿਛਲੇ ਜਨਮ ਵਿਚ ਜਿਥੇ ਸ਼ਬਦ ਛਡ ਕੇ ਆਏ 
ਹਨ ਉੱਥੋਂ ਹੀ ਫਿਰ ਫੜ ਲੈਂਦੇ ਹਨ। 

ਜਿਹੜਾ ਛੋਟਾ ਬੱਚਾ ਪੰਜ ਸਾਲ ਦਾ ਅੰਮ੍ਰਿਤ ਛਕਦਾ 
ਹੈ ਤੇ ਇਹਦੇ ਹੱਥ ਵਿਚ ਸਿਮਰਨਾ ਦੇਖੋ ਤਾਂ ਸਮਝ ਲਓ 


ਸੋ ਗੁਰੁ ਘਰ ਦੇ ਅੰਦਰ ਜੋ ਗੁਰੁ ਧਾਰਨ ਦੀ ਰੀਤ 
ਹੈ, ਪਹਿਲਾਂ ਅੰਮ੍ਰਿਤ ਛਕਣਾ ਪੈਂਦਾ ਹੈ ਸਾਧ ਸੈਗਤ ਜੀ! 
ਜਿਸ ਨੂੰ ਪਾਹੁਲ ਵੀ ਕਹਿੰਦੇ ਹਨ। ਪੰਜ ਸਿੰਘ ਪੰਜ 
ਬਾਣੀਆਂ ਪੜ੍ਹਦੇ ਹਨ, ਖੰਡਾ ਤੇ ਬਾਟਾ ਹੁੰਦਾ ਹੈ ਜਿਸ ਵਿਚ 
ਪਤਾਸ਼ੇ ਪਾਏ ਜਾਂਦੇ ਹਨ ਤੇ ਨੌਤਰ ਸਾਹਮਣੇ ਕਰਕੇ , ਪੂਰਾ 
ਚਿਤ ਨੂੰ ਇਕਾਗਰ ਕਰਕੇ ਬਾਣੀ ਪੜ੍ਹਦੇ ਹਨ। ਜਦੋਂ ਚਿਤ 
ਇਕਾਗਰ ਕਰਦੇ ਹਨ ਤਾਂ ਉਹਦੇ ਵਿਚ ਸ਼ਕਤੀ ਆਉਂਦੀ 
ਹੈ ਤੇ ਜਿਵੇਂ ਮੰਤਰ ਵਿਚ ਸ਼ਕਤੀ ਆਉਂਦੀ ਹੈ, ਇਹ ਮੰਤਰ 
ਵਾਲੀ ਬਾਣੀ ਪੜ੍ਹਿਆ ਕਰਦੇ ਹਨ, ਪੜ੍ਹ ਕੇ ਦੇਖਦੇ ਹਨ, 
ਉਸਦਾ ਅਸਰ ਹੋ ਜਾਇਆ ਕਰਦਾ ਹੈ। 


ਏਸੇ ਤਰ੍ਹਾਂ ਦੇ ਨਾਲ ਪੰਜ ਪਿਆਰੇ ਪੰਜ ਬਾਣੀਆਂ 


ਰਖਦੇ ਹਨ। ਉਸ ਨਿਹਾਰ ਦੇ ਨਾਲ - 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। ੬03) 


ਹੋ 


੧3101੧੫1500)60131.60।। 


ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਗਸੀ / 
ਪੰਨਾ - 274 
ਨੌਤਰਾਂ ਦੇ ਰਾਹੀਂ ਸ਼ਕਤੀ ਦੀ ਵਰਸ਼ਾ ਹੋਇਆ ਕਰਦੀ 
ਹੈ, ਉਹ ਜਲ ਵਿਚ ਪੈ ਜਾਂਦੀ ਹੈ ਜਿਸ ਨੂੰ ਅੰਮ੍ਰਿਤ ਕਹਿੰਦੇ 
ਹਨ। ਉਹ ਅੰਮ੍ਰਿਤ ਛਕਾ ਦਿੱਤਾ ਜਾਂਦਾ ਹੈ। ਜਦੋਂ ਅੰਮ੍ਰਿਤ 
ਛਕਾ ਦਿਤਾ ਫਿਰ ਇਸਦੇ 10ਵੇ' ਦੁਆਰ ਤਕ ਪੰਜ ਚੂਲੇ 
ਜਾਂਦੇ ਹਨ, ਨੇਤਰਾਂ ਵਿਚ ਪੰਜ ਚੂਲੇ ਜਾਂਦੇ ਹਨ, ਪੰਜ ਇਸ 
ਨੂੰ ਪਿਲਾਉਂਦੇ ਹਨ, ਫੇਰ ਉਸ ਤੋਂ ਪਿਛੋ ਜਦੋਂ ਸਭ ਕੁਝ 
ਹੋ ਹਟਦਾ ਹੈ, ਫਿਰ ਪੰਜ ਪਿਆਰੇ ਇਕੱਠੇ ਹੋ ਕੇ ਨਾਮ ਦਿੰਦੇ 
ਹਨ ਜੋ ਅਸਲੀ ਅੰਮ੍ਰਿਤ ਹੈ। 
ਅੰਮ੍ਰਿਤ ਤਿਨ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਹੁੰਦਾ ਹੈ- 
ਆਖਦੇ ਹਨ। ਦੂਜਾ ਹੋਇਆ ਕਰਦਾ ਹੈ ਜਦੋਂ ਆਪਣੀ 
ਮਰਜ਼ੀ ਦੇ ਨਾਲ ਗੁਰੂ ਧਾਰਨ ਕਰਦਾ ਹੈ, ਇਸਦਾ ਜਸ਼ਨ 
ਮਨਾਉਣਾ ਵਿਆਹ ਸ਼ਾਦੀਆਂ ਤੋਂ ਵੀ ਵੱਡਾ ਹੋਇਆ 
ਕਰਦਾ ਹੈ ਕਿਉਂਕਿ ਇਹ ਜੀਵ ਚੁਰਾਸੀ ਲਖ ਜੂਨੀਆਂ 
ਵਿਚੋਂ ਘੁੰਮਦਾ ਘੁੰਮਦਾ ਅੱਜ ਗੁਰੂ ਵਾਲਾ ਬਣ ਗਿਆ। 
ਕਰਦੀ। ਕਾਲ ਦੇ ਚੱਕਰ ਵਿਚੋਂ ਇਕ ਵਾਰੀ ਗੁਰੂ ਨੇ ਬਚਾ 
ਲਿਆ, ਤੇ ਬੜੀ ਦੇਰ ਤੱਕ ਉਸ ਨੂੰ ਮਨੁਖੀ ਜਨਮ ਪ੍ਰਾਪਤ 
ਹੁੰਦਾ ਰਹੇਗਾ। ਸੋ ਇਹ ਤਾਂ ਬਹੁਤ ਖੁਸ਼ੀ ਦੀ ਘਟਨਾ ਹੁੰਦੀ 
ਹੈ ਭਾਵੇਂ ਬੈਂਡ ਵਾਜੇ ਵਜਾਏ ਜਾਣ ਉਤਨੇ ਹੀ ਥੋੜ੍ਹੇ ਹਨ। 
ਫਿਰ ਗੁਰੂ ਧਾਰਨ ਕਰਕੇ ਉਸ ਨੂੰ ਨਾਮ ਦੀ ਦਾਤ ਪ੍ਰਾਪਤ 
ਹੁੰਦੀ ਹੈ। ਪੰਜ ਪਿਆਰੇ ਇਕ ਜ਼ੁਬਾਨ ਹੋ ਕੇ ਨਾਮ ਦਿੰਦੇ 
ਹਨ। ਸੋ ਉਸ ਨਾਮ ਨੂੰ ਅੰਮ੍ਰਿਤ ਆਖਦੇ ਹਨ। 
ਤੀਸਰਾ ਹੋਇਆ ਕਰਦਾ ਹੈ ਬ੍ਹਮ ਗਿਆਨ ਅੰਮ੍ਰਿਤ । 
ਉਹ ਜਦੋਂ ਨਾਮ ਦੀ ਕਮਾਈ ਕਰਦਾ ਕਰਦਾ ਚਾਰੇ ਬਾਣੀਆਂ 
ਦੇ ਰਾਹੀਂ ਨਾਮ ਜਪਦਾ ਹੈ - ਬੈਖਰੀ, ਮਧਮਾ, ਪਸੈਤੀ ਤੇ 
ਪਰ੍ਹਾ ਬਾਣੀ। ਇਸ ਤਰ੍ਹਾਂ ਹੌਲੀ ਹੌਲੀ ਸ਼ਬਦ ਦੀ ਮਦਦ 
ਨਾਲ ਰਸਨਾ ਦੀ ਮੱਦਦ ਨਾਲ, ਫੇਰ ਸਵਾਸਾਂ ਦੀ ਮੱਦਦ 
ਨਾਲ, ਕੰਠ ਵਿਚ ਨਾਮ ਜਪਣਾ, ਹਿਰਦੇ ਵਿਚ ਨਾਮ 
ਜਪਣਾ, ਨਾਭੀ ਵਿਚ ਜਪਣਾ ਤੇ ਆਗਿਆ ਚੱਕਰ ਵਿਚ 
ਜਪਣਾ, ਅਨਹਦ ਸ਼ਬਦ ਦੀ ਮੱਦਦ ਨਾਲ ਜਪਣਾ, ਤ੍ਰਿਕੁਟੀ 
ਵਿਚ ਨਾਮ ਜਪਣਾ, ਦਸਵੇਂ ਦੁਆਰ ਵਿਚ ਨਾਮ ਜਪਣਾ, 
ਉਸ ਤੋ ਬਾਅਦ ਇਹਦੀ ਬਿਰਤੀ ਵਿਵੇਕ ਮੰਡਲ ਵਿਚ 
ਪਹੁੰਚ ਜਾਇਆ ਕਰਦੀ ਹੈ, ਉਥੇ ਜਾ ਕੇ ਇਸ ਨੂੰ ਗਿਆਨ 
ਹੁੰਦਾ ਹੈ, ਪਹਿਲਾਂ ਨਹੀਂ ਹੁੰਦਾ। ਉਹਦੇ ਨਾਲ ਹਉਮੈ ਦਾ 
ਪੜਦਾ ਟੁੱਟ ਜਾਂਦਾ ਹੈ। ਸੋ ਸਾਧ ਸੈਗਤ ਜੀ ਅੰਮ੍ਰਿਤ ਤੇ 
ਨਾਮ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ। ਅੰਮ੍ਰਿਤ 
ਨਾਮ ਨੂੰ ਹੀ ਆਖਦੇ ਹਨ। 
ਧਾਰਨਾ - ਸੁਣ ਮੇਰੇ ਮਨਾਂ ਅੰਮ੍ਰਿਤ ਗਰ ਗਰਿ ਨਾਮ ਹੈ -2, 4. 


5।। 58000 9800 500। 4। ੬03) 


53 


ਆੰਮ੍ਰਿਤ ਗੁਰਮਤਿ ਪਾਏ ਰਾਮ/ ਪੰਨਾਂ - 539 
ਗੁਰ ਦੀ ਮੱਤ ਨੰ ਧਾਰਨ ਕਰਨ ਦੇ ਨਾਲ ਇਹ 
ਅੰਮਿ੍‌ਤ ਪ੍ਰਾਪਤ ਹੋਇਆ ਕਰਦਾ ਹੈ। 


ਹਉਮੈ ਮਾਇਆ ।ਬਿਖ` ਹੈ` ਮਗ /ਜਿੰਦੁੜੀਏ........ | 
ਪੰਨਾ - 539 
0੦ (ਹਉਮੈ) ਸਭ [01501 (ਜ਼ਹਿਰ) ਹੈ - 
ਸਾ ਹਰਿ ਆੰਮ੍ਰਿਤਿ ਬਿਖੁ _ ਲਹਿ ਜਾਏ ਰਾਮ/ 
ਪੰਨਾ - 539 
ਜਦੋਂ ਨਾਮ ਰੂਪੀ ਅੰਮ੍ਰਿਤ ਮਿਲ ਗਿਆ, ਉਸ ਨਾਮ 
ਦੇ ਜੱਪਣ ਦੇ ਨਾਲ ਹਉਮੈ ਦੀ ਜ਼ਹਿਰ ਉਤਰ ਜਾਏਗੀ। 
ਸੋ ਇਸ 
ਅੰਮ੍ਰਿਤ ਨਾਮ ਪਰਮੇਸ਼ਰ ਤੌਰਾ ਜੋਂ /ਸਿਮਰੈ' ਸੋ ਜੀਵੈ॥ 
ਜਿਸ਼ ਨੇਂ ਕਗਮਿ ਪਰਾਪਤਿ ਹੋਵੈ ਸ਼ੋ ਜਨੁ ਨਿਰਮਲ ਥੀਵੈ 
ਪੰਨਾ - 677 


ਜਿਸ ਦੇ ਉਤੇ ਪਰਮੇਸ਼ਰ ਦੀ ਨਿਗਾਹ ਹੋ ਗਈ, ਉਸ 
ਨੂੰ ਇਹ ਅੰਮ੍ਰਿਤ ਰੂਪੀ ਨਾਮ ਪ੍ਰਾਪਤ ਹੋਇਆ ਕਰਦਾ ਹੈ। 
ਜਿਹੜਾ ਸਿਮਰਦਾ ਹੈ - 


ਦਮਿ ਦਮਿ ਸ਼ਦਾ ਸ਼ਮਾਲਦਾ ਦੰਮੁ' ਨ ਬਿਰਥਾ ਜਾਇ/ 
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ / 
ਪੰਨਾ - 557 
ਉਸ ਨੂੰ ਸਦਾ ਦਾ ਜੀਵਨ ਪ੍ਰਾਪਤ ਹੋ ਜਾਇਆ 
ਕਰਦਾ ਹੈ। ਜਿਸ ਨੂੰ ਪਾਪਤ ਹੋ ਜਾਂਦਾ ਹੈ ਉਸ ਦੇ ਸਿਰ 
ਤੇ ਕਾਲ ਨਹੀਂ ਆਉਂਦਾ - 
ਝਿਘਨ ਬਿਨਸ਼ਨ ਸਭਿ ਦੁਖ ਨਾਸ਼ਨ ਗੁਰ ਚਰਣੀ ਮਨੁ ਲਾਗਾ॥ 
ਗੁਣ ਗਾਵਤ ਅਚਤ ਅਬਿਨਾਸੀ ਅਨਟਿਨ ਹਰਿ ਰੰਗਿ ਜਾਗਾ/ 
ਮਨ ।ਇਛੋ ਸੋਈ ਫਲ ਪਾਏ ਹਰਿ ਕੀ ਕਥਾ ਸਹੇਲੀ / 
ਆਦਿ ਆੰਤਿ ਮਧਿ ਨਾਨਕ ਕਉ ਸੋ ਪਭ ਹੋਆ ਬੇਲੀ / 
ਪੰਨਾ - 537 
ਉਹ ਪ੍ਰਮੇਸ਼ਰ ਬੇਲੀ ਹੋ ਜਾਇਆ ਕਰਦਾ ਹੈ, ਦਰਗਾਹ 
ਦੇ ਅੰਦਰ ਛੁਡਾ ਦਿੰਦਾ ਹੈ ਜਿਸਨੇ ਨਾਮ ਲਿਆ ਹੋਇਆ 
ਹੈ, ਨਾਮ ਵਿਚ ਹੀ ਸ਼ਕਤੀ ਹੈ। 
ਛਡ ਕੇ ਚਲੇ ਗਏ, ਚਮਕੌਰ ਸਾਹਿਬ ਦਾ ਸਾਕਾ ਹੋ ਗਿਆ 
ਜਿਥੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਰਹੈਦ ਦਾ 
ਸਾਕਾ ਹੋ ਗਿਆ ਦੋ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ । 
ਅਜ ਆਪ ਸਾਬੋ ਕੀ ਤਲਵੰਡੀ ਭਾਈ ਡੱਲੇ ਕੋਲ ਠਹਿਰੇ 
ਹੋਏ ਹਨ। ਡੱਲੇਂ ਨੇ ਗੁਰੂ ਮਹਾਰਾਜ ਦੀ ਬੜੀ ਸੇਵਾ ਕੀਤੀ, 
ਹਰ ਵੇਲੇ ਗੁਰੂ ਸਾਹਿਬ ਦੇ ਨਾਲ ਰਹਿੰਦਾ ਹੈ ਅਤੇ ਮਹਾਰਾਜ 
ਜੀ ਨਾਲ ਬਹੁਤ ਬਚਨ ਬਿਲਾਸ ਕਰਦਾ ਰਹਿੰਦਾ ਹੈ ਤੇ ਨੇੜੇ 
ਰਹਿੰਦਾ ਹੈ ਤੇ ਗੁਰੂ ਮਹਾਰਾਜ ਜੀ ਉਸ ਤੇ ਬੜੇ ਦਇਆਲੂ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਹਨ। ਇਕ ਦਿਨ ਮਹਾਰਾਜ ਜੀ ਨੂੰ ਬਹੁਤ ਪ੍ਰਸੈਨ ਦੇਖ ਕੇ 
ਕਹਿਣ ਲੱਗਾ ਕਿ ਮੈਂ ਇਕ ਬੇਨਤੀ ਕਰਨੀ ਚਾਹੁੰਦਾ ਹਾਂ। 
ਕਹਿਣ ਲੱਗੇ, ਕੀ ਕਹਿਣਾ ਚਾਹੁੰਦਾ ਹੈਂ ? ਕਹਿਣ ਲੱਗਾ, 
ਮਹਾਰਾਜ ! ਮੈਨੂੰ ਆਪਣੀ ਦਰਗਾਹ ਵਿਚ ਇਕ ਪੀੜ੍ਹੀ 
ਜੋਗਾ ਥਾਂ ਦੇ ਦੇਣਾ। ਗੁਰੂ ਮਹਾਰਾਜ ਇਹ ਗੱਲ ਸੁਣ ਕੇ 
ਚੁਪ ਕਰ ਗਏ । ਡੱਲਾ ਕਹਿਣ ਲੱਗਾ, ਮਹਾਰਾਜ! ਮੈਂ ਤਾਂ 
ਬਹੁਤ ਥੋੜ੍ਹਾ ਥਾਂ ਮੰਗਿਆ ਹੈ - ਸਿਰਫ ਇਕ ਪੀੜ੍ਹੀ ਜੋਗਾ। 
ਗੁਰੂ ਮਹਾਰਾਜ ਨੇ ਫੁਰਮਾਇਆ ਕਿ ਇਕ ਪੀੜ੍ਹੀ ਜੋਗਾ ਥਾਂ 
ਤਾਂ ਬਹੁਤ ਜ਼ਿਆਦਾ ਹੈ, ਜੇਕਰ ਇਕ ਸੂਈ ਦੇ ਨੱਕੇ ਜਿਨਾ 
ਥਾਂ ਵੀ ਮੰਗੇ ਤਾਂ ਉਹ ਵੀ ਨਹੀਂ ਮਿਲ ਸਕਦਾ। ਡੱਲਾ 
ਹੈਰਾਨ ਹੋ ਗਿਆ ਕਿ ਮਹਾਰਾਜ! ਤੁਸੀਂ ਮੇਰੀਆਂ ਸਾਰੀਆਂ 
ਗੱਲਾਂ ਪੂਰੀਆਂ ਕਰਦੇ ਹੋ। ਹੁਣ ਜੇਕਰ ਮੈ' ਥੋੜ੍ਹਾ ਜਿਹਾ ਥਾਂ 
ਮੰਗਿਆ ਹੈ ਤਾਂ ਤੁਸੀਂ ਦਿੰਦੇ ਨਹੀਂ। ਮਹਾਰਾਜ ਨੇ ਕਿਹਾ, 
ਡੱਲਿਆ! ਦੁਨੀਆਂ ਮੰਗ ਲੈ, ਦੁਨੀਆਂ ਦੇ ਦਿੰਦੇ ਹਾਂ। ਜੇਕਰ 
ਦਿੱਲੀ ਦਾ ਤਖਤ ਚਾਹੀਦਾ ਹੈ ਤਾਂ ਹੁਣੇ ਹੀ ਦਿਵਾ ਦਿੰਦੇ 
ਹਾਂ - ਔਰੈਗਜ਼ੇਬ ਦੀ ਥਾਂ ਤੇ; ਜੇਕਰ ਤੂੰ ਤਿੰਨ ਲੋਕਾਂ ਦਾ 
ਰਾਜ ਚਾਹੇ' ਤਾਂ ਉਹ ਵੀ ਦਿਵਾ ਸਕਦੇ ਹਾਂ। ਜੇਕਰ ਚਾਹ 
ਕਿ ਘਰ ਵਿਚ ਰਿਧੀ ਸਿਧੀ ਆ ਜਾਵੇ ਤਾਂ ਉਹ ਵੀ ਆ 
ਸਕਦੀ ਹੈ, ਲਹਿਰੇ ਬਹਿਰੇ ਲਗ ਸਕਦੇ ਹਨ। ਦੂਰ ਤਕ 
ਪੁਸ਼ਤ ਦਰ ਪੁਸ਼ਤ ਮਾਨਤਾ ਹੋ ਸਕਦੀ ਹੈ। ਹੋਰ ਵੀ ਕੋਈ 
ਦੁਨੀਆਂ ਦੀ ਚੀਜ਼ ਮੰਗੇਂ, ਤੈਨੂੰ ਸਭ ਪ੍ਰਾਪਤ ਹੋ ਸਕਦੀ ਹੈ। 
ਪਰ ਦਰਗਾਹ ਦੀ ਚੀਜ਼ ਨਹੀਂ ਮਿਲ ਸਕਦੀ, ਕਿਉਂਕਿ ਤੂੰ 
ਅਜੇ ਤਕ ਮੈਨੂੰ ਗੁਰੂ ਨਹੀਂ ਧਾਰਿਆ। ਕਹਿੰਦਾ, ਮਹਾਰਾਜ! 
ਮੈਂ ਤਾਂ ਆਪ ਦਾ ਹੀ ਸੇਵਕ ਹਾਂ। ਮੈਂ ਆਪ ਨੰ ਹੀ ਗੁਰ 
ਮੰਨਦਾ ਹਾਂ, ਮੇਰੇ ਬਜ਼ੁਰਗ ਵੀ ਆਪ ਨੂੰ ਹੀ ਗੁਰੂ ਮੰਨਦੇ 


ਹਨ। ਅਸੀਂ ਝਾਂ ਸ਼ੁਰ ਝੋੱ' ਹੀ ਗੁਰ ਮੰਨਦੇ ਜਹੇ ਹਾਂ। 
ਮਹਾਰਾਜ ਕਹਿੰਦੇ, ਗੁਰੁ ਮੰਨਣਾ ਹੋਰ ਚੀਜ਼ ਹੁੰਦੀ ਹੈ, ਗੁਰੁ 
ਧਾਰਨ ਕਰਨਾ ਹੋਰ ਗੱਲ ਹੈ। ਮਹਾਰਾਜ ਨੇ ਫੁਰਮਾਇਆ 
ਕਿ ਸਾਰੀ ਦੁਨੀਆਂ ਗੁਰੁ ਗਰੰਥ ਸਾਹਿਬ ਨੂੰ ਮੰਨਦੀ ਹੈ ਤੇ 
ਮੱਥੇ ਟੇਕੀ ਜਾਂਦੀ ਹੈ। ਕੇਵਲ ਮੰਨਣ ਨਾਲ ਫਰਕ ਨਹੀਂ 
ਪੈਂਦਾ, ਗੁਰੂ ਧਾਰਨਾ ਪੈਂਦਾ ਹੈ। ਜਿੰਨੀ ਦੇਰ ਤਕ ਧਾਰਦਾ 
ਨਹੀਂ, ਓਨੀ ਦੇਰ ਤੱਕ ਗੁਰੂ ਤੇ ਸਿਖ ਦਾ ਸੈਬਧ ਨਹੀਂ 
ਜੁੜਦਾ। 

ਜੇਕਰ ਤੁਸੀਂ ਕਿਸੇ ਦੇਹਧਾਰੀ ਗੁਰੂ ਦੇ ਆਸ਼ਰਮ ਵਿਚ 
ਜਾਓ ਤੇ ਉਥੇ ਸੇਵਾ ਵੀ ਕਰਦੇ ਰਹੋ, ਪਰ ਜਦੋਂ ਤਕ ਤੁਸੀਂ 
ਨਾਮ ਨਹੀਂ ਲੈਂਦੇ, ਉਦੋਂ ਤਕ ਉਸ ਗੁਰੂ ਦੇ ਚੇਲੇ ਨਹੀਂ ਬਣ 
ਸਕਦੇ, ਉਹਦੇ ਸਿਖ ਨਹੀਂ ਬਣ ਸਕਦੇ । ਸੈਬੈਧ ਕੇਵਲ ਤਾਂ 
ਜੁੜਦਾ ਹੈ ਜਦੋਂ ਤੁਸੀਂ ਨਾਮ ਲੈ ਲਵੋ । 

ਗੁਰੂ ਘਰ ਦੇ ਨਾਲ ਸੈਬਧ ਤਾਂ ਜੁੜਦਾ ਹੈ ਜਦੋਂ ਤੁਸੀਂ 
ਪੰਜਾਂ ਪਿਆਰਿਆਂ ਕੋਲੋਂ ਨਾਮ ਲੈ ਲਵੋ । 


ਧਾਰਨਾ - ਜੇ ਜਲਣ ਕਲਗੀਆਂ ਵਾਲੋਂ ਨੂੰ, 
ਜੋ ਮਿਲਣ ਬਾਜਾਂ ਵਾਲੇ ਨੂੰ - 2, 2. 
ਥੰਡੇ ਦਾ ਅੰਮ੍ਰਿਤ ਛਕ' ਲੰ, ਜੋ ਮਿਲਣੈ...-2 
ਹਰਿ ਸੱਚੇ ਤਖਤ ਰਚਾਇਆ ਸ਼ਤਿ ਸੰਗਤਿ ਮੇਲਾ/ 
ਨਾਨਕ /ਨਿਰਭਓਂ ਨਿਰੰਕਾਰ ਵਿ/ਚਿ ਸਿਧਾਂ ਖੇਲਾ / 
ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ / 
ਪੀਵਹੁ` ਪਾਹੁਲ ਖੰਡੋਧਾਰ ਹੁਇ ਜਨਮ ਸ਼ਹੋਲਾ/ 
ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੋਲਾ/ 
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੋਲਾ/ 
ਭਾਈ ਗੁਰਦਾਸ ਜੀ ਦੀ ਵਾਰ 43./7 
ਸੋ ਇਸ ਤਰ੍ਹਾਂ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ 
ਹਾਂ ਅਤੇ ਚੰਗੇ ਭਾਗ ਹੋਣ ਤਾਂ ਕਿਸੇ ਸੈਤ ਮਹਾਂਪੁਰਸ਼ ਦਾ 
ਮਿਲਾਪ ਹੋ ਜਾਂਦਾ ਹੈ ਅਤੇ ਉਹਨਾਂ ਦੀ ਸਹਾਇਤਾ ਨਾਲ 
ਨਾਮ ਚਲ ਪੈਂਦਾ ਹੈ। 


ਕਿ ੨੨ 


(ਪੰਨਾ 10 ਦੀ ਬਾਕੀ) 


ਕਰਦੇ ਆ ਰਹੇ ਹਾਂ, ਵਿਸ਼ੇਸ਼ ਕਰਕੇ ਮਹਾਂਪੁਰਸ਼ਾਂ ਦੇ ਸਾਰੇ 
ਦੀਵਾਨ, ਸਾਰੇ ਲੇਖ ਗੁਰਬਾਣੀ ਦੇ ਚਾਨਣ ਵਿਚ ਜੀਵਨ 
ਸੇਧ ਬਖਸ਼ਿਸ਼ ਕਰਦੇ ਹਨ। 'ਗੁਰ ਬਿਨ ਮੁਕਤਿ ਨ ਹੋਵਈ ।” 
ਦੋ ਕਿਸ਼ਤਾਂ ਵਿਚ ਆਪ ਪਾਸ ਪੁੱਜਾ ਹੈ। ਬਾਬਾ ਜੀ ਨੇ 
ਕਿੰਨੇ ਸਪਸ਼ਟ ਅਤੇ ਸਰਲ ਭਾਸ਼ਾ ਵਿਚ ਮਨੁੱਖ ਦੀ ਹੋਣੀ 
ਸਪਸ਼ਟ ਕੀਤੀ ਹੈ, ਪਸ਼ੂ ਪੰਛੀਆਂ ਨਾਲੋਂ ਮਨੁੱਖਾ ਜੀਵਨ 
ਦੀ ਵਿਸ਼ੇਸ਼ਤਾ ਦੱਸ ਕੇ ਇਸਦਾ ਜੀਵਨ ਕਰਤੱਵ ਸਪਸ਼ਟ 
ਕੀਤਾ ਹੈ। ਨਾਮ ਦੀ ਮਹਿਮਾ, ਨਾਮ ਦੀ ਜੁਗਤਿ ਅਤੇ 
ਨਾਮ ਦਾ ਸੰਜਮ ਸਾਨੂੰ ਸਭਨਾਂ ਪ੍ਰੰਮੀਆਂ ਨੂੰ ਦ੍੍‌ੜ੍ਹ 
ਕਰਵਾਇਆ ਹੈ, ਕੋਈ ਭੁਲੇਖਾ ਨਹੀਂ ਛੱਡਿਆ। ਇਹ ਲੇਖ 
ਬਾਰ ਬਾਰ ਪੜ੍ਹਨ ਵਾਲਾ ਹੈ। ਬਾਕੀ ਸਾਰੇ ਲੇਖ ਵੀ 
ਜੀਵਨ-ਉਤਸ਼ਾਹ ਨਾਲ ਭਰਪੂਰ ਹਨ, ਜੀਵਨ ਸੇਧ ਬਖਸ਼ਦੇ 
ਹਨ, ਉਦਮ ਦਾ ਚਾਅ ਪਰਦਾਨ ਕਰਦੇ ਹਨ। ਕਾਸ਼ ! ਅਸੀਂ 
ਇਨ੍ਹਾਂ ਵਿਚਾਰਾਂ ਤੇ ਅਮਲ ਕਰਕੇ ਬਾਣੀ ਨੂੰ ਮਾਣ ਸਕੀਏ, 
ਬਾਣੀ ਨੂੰ ਜੀਅ ਸਕੀਏ ਤਾਕਿ ਸਾਡੇ` ਸੁੱਕੇ ਹਿਰਦੇ ਵੀ ਹਰੇ 
ਹੋ ਜਾਣ, ਫਿਰ ਸਾਨੂੰ ਵੀ ਮਹਿਸੂਸ ਹੋਵੇ - 


ਦੁਖ ਨਾਗੀ ਸਭ ਸ਼ੁਖ਼ ਗੀ ਹੈ ਰੇ ਏਕੈ ਏਕੀ ਨੰਤੈ ॥ 


ਪੰਨਾ ₹ 1302 
ਕਿ ੨ 


“ਚਲਦਾ” 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


54 


੧3101੧੫1500)60131.60।। 


ਅਨੰਦਮਈ ਜੀਵਨ ਜਾਚ 
11੬ &ਘ੧ 0 06੧01 10010 


(ਲੜਾ ਜੌੜਨ ਲਈ ਦੇਖ, ਜਨਵਗੰ ਅੰਕ, ਪੰਨਾ-40) 

ਅਧਿਆਇ ਦੂਸਰਾ 

ਸੱਚਾ ਜੀਵਨ ਜੀਉ ਕੇ ਆਦਤਾਂ ਬਦਲਣੀਆਂ 
ਪੂਰਬ ਵਿਚ ਜਦੋਂ ਅਸੀਂ ਦੋਨੋਂ ਹੱਥ ਜੋੜ ਕੇ ਫਤਹਿ 

ਬੁਲਾਉਂਦੇ ਹਾਂ, ਨਮਸਕਾਰ ਕਰਦੇ ਹਾਂ, ਉਸ ਦਾ ਭਾਵ ਹੈ 

ਆਤਮਾ ਦਾ ਪ੍ਰਮਾਤਮਾ ਨਾਲ ਮੇਲ ਅਤੇ ਉਸ ਸਚਾਈ ਦੀ 

ਪਰੋੜ੍ਹਤਾ। ਅਸੀਂ ਆਦਰਪੂਰਵਕ ਦੋਨੋਂ ਹੱਥ ਜੋੜਦੇ ਹਾਂ, ਜਿਸ 

ਜਗ੍ਹਾ ਦੋਨੋਂ ਹੱਥ ਜੁੜਦੇ ਹਨ ਉਹ ਹੀ ਸਥਾਨ ਹੈ ਆਤਮਾ 

ਦੇ ਪ੍ਰਮਾਤਮਾ ਨਾਲ ਮੋਲ ਦਾ। 

_ਇਕ ਕਾਰਣ ਹੋਰ ਵੀ ਹੈ। ਅਸੀਂ ਆਪਣੇ ਹੱਥ ਕਿਉ 
ਜੋੜਦੇ ਹਾਂ? ਹੱਥ ਜੋੜਨ ਨਾਲ ਸਾਨੁੰ ਇਹ ਵੀ ਯਾਦ 
ਆਉਂਦਾ ਹੈ ਕਿ ਅੰਤਰ ਤੇ ਬਾਹਰ ਦੇ ਸੈਸਾਰ ਵਿਚ ਸੰਤੁਲਨ 
ਲਿਆਉਣਾ ਚਾਹੀਦਾ ਹੈ। ਇਸ ਸੈਤੁਲਨ ਨਾਲ ਹੀ ਜੀਵਨ 
ਨੂੰ ਸਕਾਰਆਤਮਕ ਬਣਾਇਆ ਜਾ ਸਕਦਾ ਹੈ, ਜੀਵਨ ਨੂੰ 
ਕਾਮਯਾਬ ਬਣਾਇਆ ਜਾ ਸਕਦਾ ਹੈ। 


ਜੋ ਕੁਝ ਮੈਂ ਆਪਣੇ ਜੀਵਨ ਵਿਚ ਸਿਖਿਆ ਹੈ, ਉਹ 
ਸੰਤਾਂ ਮਹਾਤਮਾ ਤੋਂ, ਆਪਣੇ ਗੁਰਦੇਵ ਤੋਂ ਹੀ ਸਿੱਖਿਆ ਹੈ ਹਾਂ 
ਇਕ ਗੱਲ ਹੋਰ ਵੀ ਹੈ। ਮੈਂ ਸਦਾ ਦੁਸਰਿਆਂ ਨੂੰ ਧਿਆਨ ਨਾਲ 


ਦੇਖਦਾ ਰਿਹਾ ਹਾਂ, ਉਹ ਕਿਵੇਂ ਰਹਿੰਦੇ ਹਨ, ਉਨ੍ਹਾਂ ਦਾ ਉਠਣਾ 
ਬੈਠਣਾ ਤੁਰਨਾ ਫਿਰਨਾ ਇਹ ਮੈਂ ਦੋਨੋਂ ” ਦੇਖਿਆ ਹੈ - 


੮. ੮ 


ਪ੍ਰਮਾਤਮਾ ਨੂੰ ਸਮਝਣ ਵਿਚ ਲੱਗੇ ਹੋਏ ਹਨ। ਜਿਵੇਂ ਕਿ ਅਸੀਂ 
ਪਿਛੇ ਦੱਸ ਆਏ ਹਾਂ, ਅਸੀਂ ਆਪਣੇ ਆਪ ਨੂੰ ਪਰਖਣ ਤੋ 
ਪਹਿਲਾਂ ਦੁਸਰਿਆਂ ਨੰ ਪਰਖਣ ਲਗ ਪੈਂਦੇ ਹਾਂ। ਜਦੋਂ ਤੁਸੀਂ 
ਦੂਸਰਿਆਂ ਦੀ ਗੱਲ ਕਰਦੇ ਹੋ ਤਾਂ ਉਨ੍ਹਾਂ ਬਾਰੇ ਬੜੇ ਹੀ 
ਨਿਰਣੇਪੁਰਵਕ ਗੱਲ ਕਰਦੇ ਹੋ। ਜੋ ਕੁਝ ਵੀ ਤੁਹਾਨੂੰ ਪਸੈਦ 
ਨਹੀਂ, ਉਹ ਤੁਸੀਂ ਦੁਸਰਿਆਂ ਤੇ ਥੋਪਦੇ ਹੈ ਤੇ ਕਹਿੰਦੇ ਰੋ, ਇਹ 
ਇਸ ਤਰ੍ਹਾਂ ਹੈ। ਤੁਸੀਂ ਦੂਸਰਿਆਂ ਅੰਦਰ ਉਹ ਦੇਖਣ ਲਗ ਪੈਂਦੇ 
ਹੋ ਜੋ ਤੁਹਾਡੇ ਆਪਣ ਅੰਦਰ ਹੈ, ਇਹ ਸਿਲਸਿਲਾ ਚਲਦਾ 
ਰਹਿੰਦਾ ਹੈ ਤੇ ਡੁਹਾਡੇ ਜੀਵਨ ਦਾ ਵਿਕਾਸ ਪੜ ਹੇ ਜਾਂਦਾ 
ਹੈ ਕਿਉਂਕਿ ਜਦੋਂ ਤਕ ਤੁਸੀਂ ਦੂਸਰਿਆਂ ਨੂੰ ਦੇਖਦੇ ਹੋ, ਤੁਸੀਂ 
ਆਪਣੇ ਆਪ ਨੂੰ ਨਹੀਂ ਦੇਖ ਰਹੇ । 


ਤੁਹਾਡੀਆਂ ਆਦਤਾਂ ਤੁਹਾਡੇ ਜੀਵਨ ਵਿਚ ਬਹੁਤ ਹੀ 


੭ 


੍ 


5।। 58000 9800 500। 4। ੬03) 


ਦਿ 


ਮੂਲ ਲੱਖਕ - ਡਾ. ਸਵਾਮੀ ਰਾਮ ਜੀ 
ਅਨਵਾਦਕ - ਡਾ. ਬੀਥੀ ਤੇਜਿੰਦਰ ਮਲਹੋਤਰਾ 


ਮਹੱਤਵ ਰਖਦੀਆਂ ਹਨ। ਤੁਹਾਡੀਆਂ ਆਦਤਾਂ ਦਾ ਤੁਹਾਡੇ 
ਅਧਿਆਤਮ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਜੇ ਤੁਸੀਂ 
ਇਹ ਸਿੱਖ ਲਵੋ ਕਿ ਆਦਤਾਂ ਕਿਵੇਂ ਪਾਈਆਂ ਜਾਣ, ਤੁਸੀਂ 
ਸੱਚਾ ਜੀਵਨ ਜੀਉਣ ਦਾ ਮਾਰਗ ਲੱਭ ਲੈੱਦੇ ਹੌ। 


ਆਪਣੇ ਹੋਟਲ ਤੋਂ ਨਿਕਲਿਆ ਤੇ ਮੈਂ ਸੜਕ ਪਾਰ ਕਰਨਾ 
ਚਾਹੁੰਦਾ ਸੀ। ਮੈਂ ਦੇਖਿਆ, ਹਰ ਕੋਈ ਮੈਨੂੰ ਦੇਖ ਕੇ ਮੁਸਕਰਾ 
ਰਿਹਾ ਹੈ। ਮੈਂ ਸੋਚਿਆ, ਮੇਰੇ ਕੱਪੜਿਆਂ ਵਿਚ ਕੋਈ ਖਰਾਬੀ 
ਹੈ, ਕੋਈ ਗੱਲ ਹੈ। ਮੈਂ ਹੋਟਲ ਮੁੜ ਗਿਆ, ਜਾ ਕੇ ਕਪੜੇ 


ਇਤ 


ਹੈ ਪਰ ਇਕ ਘੜੀ ਦੀ ਘੜੀ ਹੀ ਤੁਸੀਂ ਮੁਸਕਰਾਉਂਦੇ ਹੋ 
ਤੇ ਇਹ ਮੁਸਕਰਾਹਟ ਤੁਹਾਡੇ ਅੰਦਰ ਦੀਆਂ ਭਾਵਨਾਵਾਂ 
ਪ੍ਰਗਟ ਨਹੀਂ ਕਰਦੀ। 


ਤੁਹਾਡੇ ਚਿਹਰੇ ਤੇ ਇਕ ਸਥਾਈ ਮੁਸਕਰਾਹਟ ਹੋਣੀ 
ਚਾਹੀਦੀ ਹੈ ਜਿਹੜੀਂ ਹਰ ਸਮਿੱ' ਹੀਂ ਰਹਿਣੀ ਚਾਹੀਦੀ ਹੈ। 
ਉਸ ਮੁਸਕਰਾਹਟ ਨੂੰ ਸਦੀਵ ਚਿਹਰੇ ਤੇ ਰੱਖਣ ਲਈ 
ਤੁਹਾਨੂੰ ਜੀਵਨ ਨੂੰ ਸਮਝਣਾ ਪਵੇਗਾ ਜੀਵਨ ਦੀ ਧਾਰਨਾ 
ਨੂੰ ਸਮਝਣਾ ਪਵੇਗਾ, ਜੀਵਨ ਦੀ ਗੁੱਝੀ ਫਿਲੰਸਫੀ ਨੰ 
ਸਮਝਣਾ ਪਵੇਗਾ। ਵਾਸਤਵ ਵਿਚ ਇਹ ਫਿਲੌਸਫੀ ਕੋਈ 
ਬਹੁਤੀ ਗੁੱਝੀ ਵੀ ਨਹੀਂ, ਬਹੁਤ ਹੀ ਸਾਧਾਰਣ ਫਿਲੌਸਫੀ 
ਹੈ ਪਰ ਇਕ ਵਾਰੀ ਜਦੋਂ ਤੁਸੀਂ ਸਮਝ ਜਾਂਦੇ ਹੋ ਫੇਰ ਤੁਸੀਂ 
ਉਸ ਦੇ ਅਨੁਸਾਰ ਹੀ ਜੀਉਣ ਲੱਗ ਪੈਂਦੇ ਹੋ, ਵਖਰੇ ਵਖਰੇ 
ਪੱਧਰਾਂ ਤੇ ਤੁਸੀਂ ਉਸ ਅਨੁਸਾਰ ਜੀ ਜੀਉਂਦੇ ਹੋ, ਫੇਰ ਤੁਸੀਂ 
ਜੀਵਨ ਦਾ ਅਨੰਦ ਮਾਣਦੇ ਹੋ। 

ਇਸ ਅਨੰਦ ਤੋ ਭਾਵ ਇਹ ਨਹੀਂ ਕਿ ਤੁਸੀਂ ਕਿਸੇ 


“ਆਤਮ ਮਾਰਗ”, ਫਰਵਰੀ, 2003 


੧31101੫1500)60131.60।। 


ਹੀ ਆਪਣੇ ਜੀਵਨ ਦੇ ਕਰਤਾ ਆਪ ਹੀ ਹਨ। 

ਇਸ ਜੀਵਨ ਦਾ ਆਦਿ ਤੇ ਅੰਤ ਨਹੀਂ ਹਨ, ਤੁਸੀਂ 
ਨਹੀਂ ਜਾਣਦੇ, ਤੁਸੀਂ ਕਿਥੋਂ ਆਏ ਹੋ ? ਨਾ ਹੀ ਤੁਸੀਂ ਇਹ 
ਜਾਣਦੇ ਹੋ ਕਿ ਤੁਸੀਂ ਕਿਥੇ ਜਾਣਾ ਹੈ ? ਤੁਹਾਡੇ ਕੋਲ ਕੇਵਲ 
ਮੱਧ ਦਾ ਭਾਗ ਹੈ। ਜੇ ਤੁਸੀਂ ਉਹ ਮੱਧ ਦਾ ਭਾਗ ਹੀ ਨਹੀਂ 
ਜਾਣਦੇ ਜਾਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ, ਤੁਸੀਂ ਕਦੀ 
ਵੀ ਇਸ ਖਰੜੇ ਦੇ ਪਤਰੇ ਨਹੀਂ ਖੋਜ ਸਕਦੇ ਤੇ ਜੀਵਨ 
ਨੂੰ ਸੈਪੂਰਨ ਨਹੀਂ ਕਰ ਸਕਦੇ । 

ਇਹ ਇਕ ਬਹੁਤ ਹੀ ਵਚਿਤ੍ਰ ਵਿਸ਼ਾ ਹੈ। ਪੁਸਤਕਾਂ 


ਚਾਹੀਦੀ ਹੈ, ਰੀ 


ਗੱਲ ਨਹੀਂ ਬਣਦੀ। ਜੋ ਕੁਝ ਵੀ ਮਨੁੱਖ ਅਨੁਭਵ ਕਰਦਾ 
ਹੈ ਉਹ ਸੋਚਦਾ ਹੈ ਕਿ ਪ੍ਰਮਾਤਮਾ ਨੇ ਕੀਤਾ ਹੈ ਪਰ 
ਪ੍ਰਮਾਤਮਾ ਤਾਂ ਕਿਸੇ ਨੂੰ ਸੁਖੀ ਜਾਂ ਦੁਖੀ ਨਹੀਂ ਕਰਦਾ । ਸੁਖ 
ਦੁਖ ਤਾਂ ਤੁਹਾਡੇ ਆਪਣੇ ਵਸ ਹੈ, ਤੁਹਾਡੇ ਆਪਣੇ ਬਣਾਏ 
ਹੋਏ ਹਨ। 


ਵਿਚ ਰਹਿਣਾ, ਅਨੰਦ ਵਿਚ ਰਹਿਣਾ ਇਹ ਤੁਹਾਡੀ 
ਆਪਣੀ ਸਮਝ ਹੈ । 

ਮਨੁੱਖ ਕਰਮ ਕੀਤੇ ਬਿਨਾਂ ਨਹੀਂ ਰਹਿ ਸਕਦਾ । 
ਤੁਹਾਡੇ ਕਰਮ ਜਾਨਵਰਾਂ ਨਾਲੋਂ ਵੱਖਰੇ ਹਨ। ਜਾਨਵਰਾਂ 


ਕੁਦਰਤ 
ਮਨ ਹੈ, ਮਨ ਦੀਆਂ ਸ਼ਕਤੀਆਂ ਹਨ, ਬੁੱਧੀ ਹੈ। ਤੁਹਾਡੀ 
ਸਮਝ ਦਸਦੀ ਹੈ ਮੀਂਹ ਪੈ ਰਿਹਾ ਹੈ ਤੇ ਤੁਸੀਂ ਛੱਤਰੀ ਲੈ 
ਲਓ ਜਾਂ ਕਿਸੇ ਛੱਤ ਥੱਲੇ ਚਲੇ ਜਾਓ। 

ਮਨੁੱਖ ਪ੍ਰਮਾਤਮਾ ਦੀ ਸਭ ਤੋਂ ਸੋਹਣੀ ਰਚਨਾ ਹੈ, ਹੋਰ 
ਕੋਈ ਵੀ ਰਚਨਾ ਐਡੀ ਸੋਹਣੀ ਨਹੀਂ ਹੈ। ਦੇਵਤੇ ਵੀ 
ਮਨੁੱਖ ਬਣਨਾ ਲੋਚਦੇ ਹਨ। ਤੁਸੀਂ ਜੋ ਹੋ ਉਹ ਹੀ ਹੋ ਤੇ 


ਨਾ ਛੱਡੋ, ਉਸ ਵਿਚ ਕਦੀ ਵੀ ਢਿਲ ਨਾ ਕਰੋ। 


ਮੈਂ ਪਾਪ ਵਿਚ ਵਿਸ਼ਵਾਸ਼ ਨਹੀਂ ਰਖਦਾ ਪਰ ਆਲਸ 
ਇਕ ਪਾਪ ਹੀ ਹੈ। ਤੁਸੀਂ ਹਰ ਸਮੇਂ ਕਾਹਲ ਵਿਚ ਹੋ, ਤੁਸੀਂ 
ਆਪਣੇ ਆਪ ਨੁੰ ਕਿੰਨਾ ਨੁਕਸਾਨ ਪਹੁੰਚਾ ਰਹੇ ਹੋ, ਤੁਸੀਂ 
ਨਹੀਂ ਜਾਣਦੇ, ਤੁਸੀਂ ਆਪਣਾ ਵਾਧਾ ਨਹੀਂ ਕਰ ਰਹੇ, ਤੁਸੀਂ 


ਜੀਵਨ ਸੁਧਾਰ ਦੀ ਅਗਲੀ ਪੌੜੀ ਨਹੀਂ ਚੜ੍ਹ ਰਹੇ। 

ਸਾਰਾ ਜੀਵਨ ਤੁਸੀਂ ਪ੍ਰਯੋਗ ਕਰਦੇ ਰਹੇ - ਸ਼ਕਤੀ 
ਤੇ, ਮਨ ਤੇ, ਭੰਤਿਕ ਪਦਾਰਥਾਂ ਤੇ, ਪਰ ਤੁਸੀਂ ਆਪਣੇ 
ਜੀਵਨ ਤੇ ਕੋਈ ਵੀ ਪ੍ਰਯੋਗ ਨਹੀਂ ਕੀਤਾ। ਤੁਸੀਂ ਕੇਵਲ 
ਪ੍ਰਭੂ ਦੇ ਨਾਮ ਨੂੰ ਰਟਦੇ` ਰਹੇ ਹੋ। ਜਿਵੇਂ ਤੁਹਾਡੇ ਪੂਰਵਜ 
ਕਰਦੇ ਰਹੇ, ਉਨ੍ਹਾਂ ਦੀ ਤਰ੍ਹਾਂ ਤੁਸੀਂ ਵੀ ਇਕ ਦਿਨ ਇਹ 
ਸੈਸਾਰ ਛੱਡ ਜਾਣਾ ਹੈ। ਕੀ ਤੁਸੀਂ ਕਦੀ ਆਪਣੇ ਆਪ ਨੂੰ 
ਪੁਛਿਆ ਹੈ, ਤੁਸੀਂ ਉਨ੍ਹਾਂ ਤੋਂ ਵੱਖਰਾ ਕੀ ਕੀਤਾ ? 

ਮੈਂ ਤੁਹਾਨੂੰ ਇਕ ਅਸਲੀਅਤ ਦੱਸ ਰਿਹਾ ਹਾਂ ਕਿ 
ਗਿਆਨ ਦਾ ਮਾਰਗ, ਜਾਗ੍ਰਿਤੀ ਦਾ ਮਾਰਗ, ਪ੍ਰਭੂ ਪ੍ਰਾਪਤੀ 
ਦਾ ਮਾਰਗ ਕੋਈ ਕਠੋਰ ਤਪੱਸਿਆ ਨਹੀਂ, ਕੋਈ ਸੂਖਮ ਨਹੀਂ 
ਅਤੇ ਬਹੁਤ ਕਠਿਨ ਵੀ ਨਹੀਂ। ਦੇਖਿਆ ਜਾਏ ਤਾਂ ਬਹੁਤ 
ਹੀ ਸਰਲ ਹੈ। ਸਭ ਤੋਂ ਸੌਖਾ ਤਰੀਕਾ ਹੈ। ਆਪਣੇ ਆਪ 
ਨੂੰ ਜਾਣੋ, ਆਪਣੇ ਆਪ ਨੂੰ ਸਮਝੋ, ਆਪਣੇ ਆਪ ਨੂੰ ਹਰ 
ਇਕ ਪੱਧਰ ਤੇ ਸਮਝੋਂ, ਜਾਣੋ ਪਛਾਣੋ ਤੇ ਆਪ ਨੂੰ ਮਨ 
ਲਓ, ਜੋ ਹੈ ਉਹ ਮੰਨ ਲਓ। ਆਪਣੇ ਆਪ ਨੂੰ ਜਾਨਣ 
ਲਈ ਤੁਹਾਨੂੰ ਬਾਹਰੋਂ ਕਿਸੇ ਚੀਜ਼ ਦੀ ਲੋੜ ਨਹੀਂ। ਇਕ 
ਵਾਰੀ ਜਦੋਂ ਤੁਹਾਨੂੰ ਰਾਹ ਪਤਾ ਲਗ ਜਾਏ, ਤੁਹਾਨੂੰ 
ਨਿਸ਼ਾਨਾ ਪਤਾ ਲਗ ਜਾਏ ਤੇ ਤੁਹਾਡੇ ਕੋਲ ਦਿੜ੍ਹਤਾ ਹੋਵੇਂ, 
ਤੁਸੀਂ ਛੇਤੀ ਹੀ ਆਪਣੇ ਆਪ ਨੂੰ ਜਾਣ ਜਾਂਦੇ ਹੋ। ਤੁਹਾਨੂੰ 
ਆਪਾ ਜਾਨਣ ਦਾ ਹੱਕ ਹੈ ਆਪਣੇ ਆਪ ਨੂੰ ਜਾਗਿਤ 
ਕਰਨ ਦਾ ਅਧਿਕਾਰ ਹੈ। 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


56 


੧3101੧੫1500)60131.60।। 


ਨੂੰ, ਅੰਦਰ ਝਾਤੀ ਮਾਰਨ ਨੂੰ ਅੰਦਰ ਟੋਲ੍ਹਣ ਲਈ ਕਦੀ 
ਕਿਸੇ ਨੇ ਕਿਹਾ ਹੀ ਨਹੀਂ। 

ਇਸ ਵੱਡੀ ਭੁੱਲ ਦਾ ਸਭ ਤੋਂ ਵੱਡਾ ਕਾਰਣ ਹੈ- 
ਤੁਹਾਡੀ ਸਿਖਿਆ, ਤੁਹਾਡੀ ਬਾਹਰੀ ਸਿਖਿਆ, ਸਿਖਿਆ 
ਜਿਹੜੀ ਤੁਹਾਨੂੰ ਘਰ ਦਿਤੀ ਜਾਂਦੀ ਹੈ, ਸਮਾਜ ਵਿਚ 
ਦਿਤੀ ਜਾਂਦੀ ਹੈ, ਸਕੂਲ, ਕਾਲਜ ਤੇ ਵਿਸ਼ਵ ਵਿਦਿਆਲਾ 


ਆਪ ਨੂੰ ਜਾਨਣ ਦੀ ਪਛਾਨਣ ਦੀ, ਹਰ ਪੱਧਰ ਤੇ ਇਹ 
ਲੋੜ ਹੈ। ਜਦੋਂ' ਤੁਸੀਂ ਹਰ ਪੱਧਰ ਤੇ ਆਪਣੇ ਆਪ ਨੂੰ ਜਾਣ 
ਲੈਂਦੇ ਹੋ ਫੇਰ ਤੁਹਾਨੂੰ ਤਲਾਕ ਵਰਗੀਆਂ ਸਮੱਸਿਆ ਨਹੀਂ 
ਆਉਂਦੀਆਂ। ਉਸ ਤੋਂ ਬਿਨਾਂ ਕੀ ਹੁੰਦਾ ਹੈ, ਤੁਸੀਂ ਇਕ 
ਘੜੀ ਕਿਸੇ ਨੂੰ ਪਿਆਰ ਕਰਦੇ ਹੋ, ਉਸ ਦਾ ਪ੍ਰਗਟਾਵਾ 
ਕਰਦੇ ਹੋ, ਦੂਸਰੀ ਘੜੀ ਵਿਆਹ ਹੋ ਜਾਂਦਾ ਹੈ ਤੇ ਹਫਤੇ 
ਬਾਅਦ ਤਲਾਕ ਹੋ`ਜਾਂਦਾ ਹੈ। ਹੁੰਦਾ ਕੀ ਹੈ - ਆਪਣੇ 


ਆਪ ਵਿਚ ਤਸੀਂ ਦੋਨੋ ਹੀ ਚੰਗੇ ਹੋ, ਅੱਛੇ ਇਨਸਾਨ 
ਪਰ ਤੁਸੀਂ ਆਪਣੇ ਆਪ ਨੂੰ ਜਾਣਿਆ ਨਹੀਂ, ਪਛਾਣਿਆ 
ਨਹੀਂ। ਤੁਸੀਂ ਇਕ ਦੂਜੇ ਨੂੰ ਨਹੀਂ ਜਾਣਿਆ, ਨਾ 
ਪਛਾਣਿਆ। ਨਾ ਜਾਨਣ ਕਰਕੇ, ਨਾ ਪਛਾਨਣ ਕਰਕੇ ਸਾਰੇ 
ਸਮਾਜ ਵਿਚ ਰੌਲਾ ਗੌਲਾ ਪਿਆ ਹੋਇਆ ਹੈ। ਹੋ ਕੀ ਰਿਹਾ 
ਹੈ ਇਸ ਦਾ ਸਭ ਤੋਂ ਭਾਰਾ ਨੁਕਸਾਨ ਬੱਚਿਆਂ ਨੂੰ ਹੋ ਰਿਹਾ 


2 


5।। 58000 9800 500। 4। ੬03) 


57 


ਕੋਈ ਤਰੀਕਾ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰ 
ਸਕੀਏ, ਆਪਣੇ ਆਪ ਨੁੰ ਚੰਗਾ ਬਣਾ ਸਕੀਏ ? ਉਤਰ ਹੈ 
ਹਾਂ, ਜ਼ਰੁਰ ਤੁਸੀਂ ਆਪਾਂ ਸੁਆਰ ਸਕਦੇ ਹੋ, ਜ਼ਰੁਰ ਚੰਗੇ 


ਇਹ ਹੀ ਪਤਾ ਹੈ ਕਿ ਤੁਸੀਂ ਸਰੀਰ ਹੋ, ਪਰ ਐਨਾ ਜਾਨਣਾ 
ਤੁਹਾਡੇ ਲਈ ਕਾਫੀ ਨਹੀਂ ਹੈ। ਤੁਸੀਂ ਸਾਹ ਲੈਂਦੇ ਹੋ, 
ਤੁਹਾਡੀਆਂ ਗਿਆਨ ਇਦਰੀਆਂ ਹਨ, ਤੁਹਾਡੇ ਸੇਵੇਦ ਹਨ, 
ਤੁਸੀਂ ਸੋਚਦੇ ਹੋ, ਸੋਚਣ ਸ਼ਕਤੀ ਰਖਦੇ ਹੋ, ਇਹ ਸਭ ਕੁਝ 
ਕਿਉਂ ਹੁੰਦਾ ਹੈ? ਇਹ ਸਭ ਕੁਝ ਇਸ ਲਈ ਹੁੰਦਾ ਹੈ ਕਿ 
ਤੁਸੀਂ ਚੇਤਨਾ ਦੇ ਕੇਂਦਰ ਹੋ, ਤੁਹਾਡੇ ਅੰਦਰ ਚੇਤਨਾ ਹੈ, 
ਇਸ ਚੇਤਨਾ ਕੇਂਦਰ ਤੋਂ ਚੇਤਨਾ ਹਰ ਜਗ੍ਹਾ ਜਾ ਰਹੀ ਹੈ- 
ਕਿਤੇ ਵੱਧ ਕਿਤੇ ਘੱਟ। 


ਤਨੁ ਮਨੁ ਫਿਕਾ ਹੋਇ/ (ਪੰਨਾ-473)) ਤੇ ਚੰਗੇ ਕਰਮ 
ਕਰਨੇ; ਉਹ ਕਰਮ ਕਰਨੇ ਜਿਹੜੇ ਕਿਸੇ ਲਈ ਵੀ 
ਹਾਨੀਕਾਰਕ ਨਾ ਹੋਣ। 

ਜੀਵਨ ਇਕ ਰਹੱਸ ਹੈ, ਇਸ ਨੂੰ ਬੜੇ ਤਰੀਕਿਆਂ 
ਨਾਲ ਦੇਖਿਆ ਜਾ ਸਕਦਾ ਹੈ, ਇਸ ਦਾ ਵਿਸ਼ਲੇਸ਼ਨ ਬਹੁਤ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਸਾਰੇ ਪੱਖਾਂ ਤੋਂ ਕੀਤਾ ਜਾ ਸਕਦਾ ਹੈ। ਕਵੀ ਇਸ ਦਾ 
ਵਿਸ਼ਲੇਸ਼ਨ ਹੋਰ ਪੱਖੋਂ ਕਰਦਾ ਹੈ, ਇਕ ਬੁੱਧੀ ਜੀਵੀ ਹੋਰ 
ਪੱਖੋਂ ਕਰਦਾ ਹੈ, ਇਕ ਤਰਕਾਤਮਕ ਚਿੰਤਕ ਹੋਰ ਪੱਖੋਂ ਕਰਦਾ 
ਹੈ। ਮਜ਼ਹਬ ਵਿਚ ਵਿਸ਼ਵਾਸ਼ ਰੱਖਣ ਵਾਲੇ ਦਸਦੇ ਹਨ ਕਿ 
ਵਿਸ਼ਲੋਸ਼ਨ ਕਰੋ ਹੀ ਨਾ, ਕੇਵਲ ਭਰੋਸਾ ਰੱਖੋ, ਪ੍ਰਮਾਤਮਾ 
ਤੇ ਭਰੋਸਾ ਰੱਖੋ, ਵਿਸ਼ਵਾਸ਼ ਕਰੋ । ਪ੍ਰਭੂ ਤੇ ਭਰੋਸਾ ਰਖਣਾ 
ਕੋਈ ਸੌਖਾ ਕੰਮ ਨਹੀਂ ਹੈ। ਭਰੋਸਾ ਕਰਨ ਤੋਂ ਪਹਿਲਾਂ ਉਸ 


ਹਰ 


ਆਪ ਨੂੰ ਸੁਚੇਤ ਕਰੋ, ਸੈਸਾਰਕ ਨੀਂਦ ਤੋਂ ਜਾਗੋ। ਉਸ ਤੋੱ 
ਬਾਅਦ ਹੀ ਤੁਸੀਂ ਸੁਤੰਤਰ ਮਨ ਨਾਲ ਸੋਚ ਸਕਦੇ ਹੋ। ਜਦੋਂ 
ਤੁਸੀਂ ਆਪਣੀਆਂ ਸਾਰੀਆਂ ਮਾਨਸਿਕ ਸ਼ਕਤੀਆਂ ਨੂੰ ਚੈਗੀ 
ਤਰ੍ਹਾਂ ਜਾਣ ਲੈਂਦੇ ਹੋ, ਸਮਝ ਜਾਂਦੇ ਹੋ ਤੇ ਮਨ ਨੂੰ ਸੋਧ ਲੈਂਦੇ 
ਹੋ, ਮਨ ਦੇ ਹਰ ਇਕ ਹਿੱਸੇ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ 
ਹੋ, ਸਮਝ ਲੈਂਦੇ ਹੋ। ਮੈਂ ਪ੍ਰਭੂ ਪ੍ਰਤੀ ਤੁਹਾਡੀ ਧਾਰਨਾ ਨੂੰ ਠੇਸ 
ਨਹੀਂ ਲਾਉਣਾ ਚਾਹੁੰਦਾ। ਮੈਨੂੰ ਪਤਾ ਹੈ ਜੋ ਮੈਂ ਦੱਸ ਰਿਹਾ 
ਹਾਂ, ਉਸ ਨੂੰ ਮੰਨਣਾ ਬਹੁਤ ਔਖਾ ਹੈ, ਪਰ ਮੈਨੂੰ ਦੱਸਣਾ 
ਪਵੇਗਾ; ਜੇ ਮੈਂ ਨਹੀਂ ਦਸਦਾ, ਤੁਸੀਂ ਆਤਮ ਮਾਰਗ ਤੇ 
ਚਲ ਨਹੀਂ ਸਕਦੇ । 
ਇਕ ਸਵਾਮੀ ਸੀ, ਉਹ ਰੋਜ਼ ਵਿਦਿਆਰਥੀਆਂ ਨੂੰ 

ਵਲ ਆ 0 
ਸੁਣ ਰਿਹਾ ਸੀ, ਉਸ ਨੇ ਸਵਾਮੀ ਜੀ ਨੂੰ ਵੈਰਾਗ ਤੇ ਬੋਲਦੇ 
ਸੁਣਿਆ, ਮੋਹ ਤੋਂ ਮੁਕਤ ਹੋਣ ਦੀ ਫਿਲੌਸਫੀ ਬਾਰੇ 
ਸੁਣਿਆ। ਉਹ ਵਿਦਿਆਰਥੀ ਉਥੋਂ ਹੀ ਜੈਗਲਾਂ ਵਲ ਚਲਾ 
ਗਿਆ, ਉਸ ਨੂੰ ਐਸਾ ਵੈਰਾਗ ਲੱਗਾ ਕਿ ਉਹ ਆਤਮ 


ਤਤ ਤੂਤ 
ਕਰ ''ਆ. ਕ 
ਹੂ 


ਪਰ 
ਕੁ 


ਦੀ ਵਰਤੋ ਕਿਵੇ ਕੀਤੀ ਜਾਵੇ। ਤੁਹਾਨੂੰ ਸਭ ਨੂੰ 
ਸਿਖਾਇਆ ਜਾਂਦਾ ਹੈ - ਚੰਗੇ ਬਣੋ, ਚੰਗਾ ਵਰਤਾਓ ਕਰੋ, 
ਅਸੀਲ ਬਣੋ, ਪਤਵੇਤੇ ਬਣੋ, ਪਿਆਰ ਕਰੋ, ਸਭ ਨੂੰ ਇਹ 
ਸਿਖਾਇਆ ਜਾਂਦਾ ਹੈ, ਦੱਸਿਆ ਜਾਂਦਾ ਹੈ, ਪਰ ਅਭਿਆਸ 
ਤਾਂ ਤੁਸੀਂ ਆਪ ਹੀ ਕਰਨਾ ਹੈ, ਇਸ ਨੂੰ ਸਭ ਕੁਝ ਨੂੰ 
ਸਮਝਣਾ ਹੈ ਤੇ ਇਸ ਗਿਆਨ ਦੀ ਵਰਤੋ ਆਪਣੇ ਉਤੇ 
ਕਰਨੀ ਹੈ। 

ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਕਿਵੇਂ ਕੌਮ 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


58 


੧3101੫1500)60131.60।। 


(ਪੰਨਾ 15 ਦੀ ਬਾਕੀ) 


ਹਉੱਮੋ ਛੱਡ ਦਿਤੀ, ਗੁਰੂ ਦੀ ਬਣਾ ਦਿਤੀ, ਆਪਣੀ ਨਹੀਂ 

ਮੁੜ ਕੇ ਬਣਾਈ। ਸੋ ਇਹ ਜੋ ਸ਼ਬਦ ਹੈ ਛੋਟੀ ਜਿਹੀ 

ਪੰਗਤੀ ਹੈ ਇਹ ਕਿ - 

ਤਨ ਸੰਤਨ ਕਾ ਧ੍ਨ ਸੰਤਨ ਕਾ ਮਨ ਸੰਤਨ ਕਾ ਕੀਆ॥ 
ਪੰਨਾਂ - 630 


ਰਿਹਾ ਹੈ ਇਸ ਦੇ ਨਾਲ। ਜਦੋਂ ਸੱਤ੍ਰਾ ਦਿੰਦੇ ਦਿੰਦੇ ਸਰੀਰ 
ਦੇ ਨਾਲ ਇਸ ਦਾ ਜੋੜ ਹੋ ਜਾਂਦਾ ਹੈ ਤਾਂ ਮੇਰਾ ਸਰੀਰ, 
ਮੋਰਾ ਘਰ, ਮੇਰੇ ਬੱਚੇ, ਮੇਰਾ ਪਰਿਵਾਰ ਸਮਝਣ ਲਗ ਜਾਂਦਾ 


ਤੈ 
ਵਿ 
ਉਤ ਹੈ ਰੰ ਇਉ । 


ਗਿਰੇ ਪਏ ਹਾਂ ਜਿਥੇ ਨਾ ਦੇਖਣ ਨੂੰ ਕੁਝ ਲੱ 
ਹੱਥ-ਪੈਰ ਅਸੀਂ ਮਾਰ ਸਕਦੇ ਹਾਂ। ਹੁਣ ਤੇਰੀ 
ਹੈ ਤੂੰ ਰੱਖ ਲੈ। ਉਸ ਨੇ ਦਇਆ ਕੀਤੀ ਹੈ ਸਾਡੇ 
ਅੰਮਿ੍‌ਤ ਵੇਲੇ ਦਾ ਜਾਗਣਾ ਬਖਸ਼ਿਆ ਹੈ 


ਰਿ 


ਨ ਰਿ 
੍ 


ਰੂਮ 
34 


ਈ. 


ਚੁ ਦੁਖੀ ਹੋ 
ਰਹੇ ਨੇ। ਥੋੜ੍ਹਿਆਂ ਨੂੰ ਇਹ ਸੋਝੀ ਦਿਤੀ ਹੈ 
ਤਪ ਕਰਦੇ ਹੋ, ਇਸ ਤਪ ਦਾ ਕੋਈ ਭਾਵ 


੯ ੮ <. 


ਆ 


2 
੨੭ 


ਅਸੀਂ ਪਰਮ ਸੁਖ ਨੂੰ ਪ੍ਰਾਪਤ ਹੋ ਜਾਈਏ। 
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ। 


ਕਿ ੨੨੨ 


5।। 58000 9800 500। 4। ੬03) 


59 


ਹੋਰ 


ਸਚਾ 


ਘਰ ਜਾ ਕੇ ਲੱਗੀ ਸੋਚਣ ਕਿ ਹੁਣ ਜੋ 
ਨਜ਼ਰ ਪੈਂਦਾ ਹੈ, ਧਾਰਨ ਕਰਾਂ ਕਿ ਨਾ? ਇਨ੍ਹਾਂ 


ਸਲਾਹ ਦੇਣ ਲੱਗੇ ਕਿ ਕਲ੍ਹ ਰਾਤ ਦਿੱਲੀ ਟੁਰ ਚੱਲੀਏ। 
ਅਭਾਗਾਂ ਨੇ ਖੁਸ਼ੀ ਨਾਲ 'ਹਾਂ” ਕੀਤੀ ਤੇ ਸਭ ਨੂੰ 


੍ 
ਜੀ 
ਸ੍ਰ 
੨ 
ਹਰ 
ਉ 
ਗੰ 
੧ ਕੰ ੨ 
੫ ਕੈ ਕਸ =ਪਂ 


੭ 
ਇੰ 


ਲਈ ਜਗਤ ਵਿਚ ਜੋ ਕੁਛ ਹੈ ਤਾਂ ਚਾਰ ਚੁਫੇ 
ਨਿਰਾਸਾ ਹੈ ਤੇ ਨਿਰਾਸਾ ਦਾ ਫਲ ਮੌਤ ਹੈ। ਇਸ 


4%ਕ 


ਰਹ 
ਰ੍ 
੍ 
3 
ਪ੍ਰ 
ਪੰ 
। 
੍ 


ਹੈ = ੫4 
ਰਾਤ ਲੈਘ ਗਈ। ਘਬਰਾ ਵਿਚ ਸ਼ੁਦੈਣ ਜਿਹੀ ਹੋ ਗਈ, 
ਜਗਤ ਕਾਲਾ ਹਨ੍ਹੇਰ ਨਜ਼ਰ ਆਵੇ ਤੇ ਵਧ ਤੋਂ ਵਧ ਘਬਰਾ 
ਸਿਰ ਨੂੰ ਚੜ੍ਹੋ। 


ਕਿ ੨੨ 


“ਆਤਮ ਮਾਰਗ”, ਫਰਵਰੀ, 2003 


੧3101੫1500)60181.60।। 


ਮਹਾਂਪੁਰਸ਼ਾਂ ਦੀ ਯਾਦ ਵਿਚ ਵਿਸ਼ੇਸ਼ ਦੀਵਾਨ 


11, 12, 13 ਨਵੰਬਰ 2002 ਨੂੰ ਫੋਲੜੀਵਾਲ ਵਿਖੇ 
ਭਾਰੀ ਗੁਰਮਤਿ ਸਮਾਗਮ 


ਮਹਾਂਪੁਰਸ਼ਾਂ ਦੀ ਨਿੱਘੀ ਯਾਦ ਵਿਚ ਪ੍ਰ ਦੇਸ ਵਸਦੇ ਗੁਰੂ 
ਘਰ ਦੇ ਪ੍ਰੇਮੀ ਭਾਈ ਸੁਖਵਿੰਦਰ ਸਿੰਘ, ਭਾਈ ਮਹਿੰਦਰ ਸਿੰਘ 


ਪ੍ਰੇਮੀਆਂ ਨੇ ਭਾਰੀ ਉਦਮ ਕਰਕੇ ਫੋਲੜੀਵਾਲ ਵਿਖੇ ਤਿਨ ਦਿਨ 
ਦੇ ਮਹਾਨ ਗੁਰਮਤਿ ਸਮਾਗਮ ਕਰਵਾਉਣ ਦਾ ਪ੍ਰਬੰਧ ਕੀਤਾ। 
ਇਨ੍ਹਾਂ ਸਮਾਗਮਾਂ ਵਿਚ ਭਾਈ ਸਾਹਿਬ ਭਾਈ ਲਖਬੀਰ ਸਿੰਘ 
ਜੀ ਨੇ ਸ਼ਬਦ-ਬਾਣੀ ਦੇ ਮਨੋਹਰ ਕੀਰਤਨ ਰਾਹੀਂ ਅਤੇ 
ਮਹਾਂਪੁਰਸ਼ਾਂ ਸਬੰਧੀ ਪ੍ਰਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ 
ਕੀਤਾ । ਪਹਿਲੇ ਦਿਨ ਆਪ ਜੀ ਨੇ ਮਹਾਂਪੁਰਸ਼ਾਂ ਦੀ ਸਿੰਧ ਫੇਰੀ 
ਦੇ ਪ੍ਰਸੈਗ ਵਿਚ ਦੱਸਿਆ ਕਿ ਆਪ ਜੀ ਨੇ ਕਿਵੇਂ ਪਿੰਡ-ਪਿੰਡ 


ਤੂ 
੧ 
3 
( 
ਰੰ 
ਰਤ 


ਪਿਆਰ ਦੀ ਭਾਵਨਾ ਦਾ ਜ਼ਿਕਰ ਕੀਤਾ। ਭਾਈ ਸਾਹਿਬ 
ਭਾਈ ਲਖਬੀਰ ਸਿੰਘ ਜੀ ਨੇ ਕੀਰਤਨ ਅਤੇ ਪ੍ਰਵਚਨਾਂ ਰਾਹੀਂ 
ਸੈਗਤਾਂ ਨੂੰ ਗੁਰ ਪਿਆਰ ਵਿਚ ਜੋੜਿਆ ਅਤੇ ਬਾਬਾ ਜੀ ਦੇ 
ਉਪਕਾਰਾਂ ਦਾ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਮਹਾਂਪੁਰਸ਼ 
ਕਿਤੇ ਜਾਂਦੇ ਨਹੀਂ, ਉਹ ਜਨਮ ਮਰਣ ਰਹਿਤ ਹੁੰਦੇ ਹਨ, 
“ਆਤਮ ਮਾਰਗ ਅਤੇ ਪੁਸਤਕਾਂ” ਵਿਚੋਂ ਪ੍ਰਾਪਤ ਉਨ੍ਹਾਂ ਦੇ 
ਪ੍ਰਵਚਨ ਸਦਾ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ। ਇਨ੍ਹਾਂ 
ਦੀਵਾਨਾਂ ਸਮੇ “ਆਤਮ ਮਾਰਗ” ਦੇ ਸਟਾਲ ਵੀ ਲਗਾਏ ਗਏ 
ਅਤੇ “ਆਤਮ ਮਾਰਗ? ਦੇ 125 ਨਵੇਂ ਮੈਂਬਰ ਵੀ ਬਣੇ । 


ਘਨੌਰ ਵਿਖੇ ਵਿਸ਼ੇਸ਼ ਦੀਵਾਨ 

ਮਿਤੀ 9 ਦਸੈਬਰ ਤੋ 14 ਦਸੈਬਰ ਤਕ ਹਰ ਸਾਲ 
ਦੀ ਤਰ੍ਹਾਂ ਇਸ ਵਾਰੀ ਵੀ ਛੇ ਦਿਨ ਦੇ ਮਹਾਨ ਗੁਰਮਤਿ 
ਸਮਾਗਮ ਹੋਏ ਜਿਨ੍ਹਾਂ ਵਿਚ ਸੈਗਤਾਂ ਦੇ ਮਹਾਨ ਇਕੱਠ ਨੇ 
ਨਾਮ ਬਾਣੀ ਦੇ ਅਨੰਦ ਮਾਣੇ। 

ਇਹ ਸਮਗਾਮ ਦਸ਼ਮੇਸ਼ ਪਿਤਾ ਜੀ ਦੇ ਚਹੁੰ 
ਸਾਬਿਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੁੰਦੇ 
ਹਨ। ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਇਨ੍ਹਾਂ ਸਮਾਗਮਾਂ ਵਿਚ 


ਪੁੱਜਦੇ ਹੈਦੇ ਸਨ। ਇਸ ਸਾਲ ਦੇ ਸਮਾਗਮਾਂ ਵਿਚ ਮਹਾਂਪੁਰਸ਼ਾਂ 
ਦੀ ਮਿੱਠੀ ਨਿੱਘੀ ਯਾਦ ਵੀ ਮਨਾਈ ਗਈ। 


ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਨੇ ਸ਼ਬਦ 
ਕੀਰਤਨ ਅਤੇ ਪ੍ਰਵਚਨਾਂ ਰਾਹੀਂ ਸਾਹਿਬਜ਼ਾਦਿਆਂ ਦੀ 
ਮਹਾਨ ਸ਼ਹਾਦਤ ਦੇ ਪ੍ਰਸੈਗ ਸੁਣਾਏ ਅਤੇ ਮਹਾਂਪੁਰਸ਼ਾਂ ਦੇ 
ਪਰਉਪਕਾਰ, ਗੁਰਮਤਿ ਪ੍ਰਚਾਰ, ਆਤਮ ਮਾਰਗ ਰਾਹੀਂ 
ਗੁਰਮਤਿ ਸਾਹਿਤ ਦੀ ਸੇਵਾ ਅਤੇ ਜੀਵਨ ਦਰਸ਼ਨ ਦਾ 
ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਤੇ ਹੋਏ ਅੰਮ੍ਰਿਤ ਸੈਚਾਰ 


(ਪੰਨਾ 43 ਦੀ ਬਾਕੀ) 


ਮੇਰੇ ਕੋਲੋਂ ਚੁੱਪ ਨਹੀਂ ਰਿਹਾ ਗਿਆ। ਸਵਾਮੀ ਜੀ ਕੀ 
ਤੁਸੀਂ ਧੁੱਪ ਵਿਚ ਨਹੀਂ ਬੈਠਣਾ ਚਾਹੋਗੇ, ਮੈਨੂੰ ਇਕ ਜਗ੍ਹਾ 
ਪਤਾ ਹੈ । 

ਉਨ੍ਹਾਂ ਨੇ ਮੇਰੇ ਵਲ ਇਕ ਮਿੰਟ ਦੇਖਿਆ ਫੇਰ ਉਹ 
ਮਦਦ ਮੰਗਣ ਲਗ ਪਏ। ਦੋ ਸ਼ਿਸ਼ ਦੌੜਦੇ ਆ ਰਹੇ ਸੀ, 
ਉਨ੍ਹਾਂ ਦੇ ਹੱਥ ਵਿਚ ਬਹੁਤ ਸਾਰੇ ਤੌਲੀਏ ਸੀ। ਥੋੜ੍ਹੇ ਹੀ 
ਚਿਰ ਬਾਅਦ ਸਵਾਮੀ ਜੀ ਪਾਣੀ ਵਿਚੋਂ ਬਾਹਰ ਨਿਕਲੇ । 
ਉਨ੍ਹਾਂ ਨੇ ਮੇਰਾ ਹੈਟ ਪਾਇਆ ਹੋਇਆ ਸੀ ਤੇ ਬਹੁਤ 
ਤੌਲੀਏ ਆਪਣੇ ਦੁਆਲੇ ਲਪੇਟੇ ਹੋਏ ਸੀ। ਇਸ ਤਰ੍ਹਾਂ ਲਗ 
ਰਿਹਾ ਸੀ ਕਿ ਉਹ ਲਾਲ ਸਾਗਰ ਤੋ ਬਾਹਰ ਆ ਰਹੇ ਹੋਣ। 


ਕਿ ੨੨੨ 


“ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) 


60 


੧3101੫1500)60131.60।। 


6101੪500| (ਕੋਲੈਸਟੋਲ) ਬਾਰੇ ਜਾਣਕਾਰੀ ਕਰਾਂਗੇ । 


ਉਚ ਰਕਤ ਚਾਪ (1011 3000 7੪550€- 
90€੧੬15101) ਦਿਲ ਦਾ ਇਹ ਰੋਗ ਅੱਜ 
ਰੁਪ ਧਾਰਨ ਕਰਕੇ ਫੈਲ ਰਿਹਾ ਹੈ। ਇਸ ਦੇ ਰੋਗੀ ਹਰ 


(9॥5੧੦॥੦ 7੪550) ਤੇ ਖਿੱਚਣ ਦੇ ਦਬਾਉ ਨੂੰ 
(08500 ੮੬950) ਕਿਹਾ ਜਾਂਦਾ ਹੈ। ਜਦੋਂ ਅਸੀਂ 
ਰਕਤ ਚਾਪ (31000 7੬350) ਨਾਪਦੇ ਹਾਂ ਤਾਂ 


ਹਾਂ ਤੇ ਇਸੇ ਤਰਤੀਬ ਨਾਲ ਇਸ ਨੂੰ ਲਿਖਿਆ ਭੀ ਜਾਂਦਾ 
ਹੈ ਜਿਵੇਂ 110/80 ਆਦਿ। 

ਜਿਸ ਵਕਤ ਕਿਸੇ ਮਨੁੱਖ ਦਾ ਰਕਤਚਾਪ 160/ 
100 ਤੋਂ ਵਧ ਜਾਂਦਾ ਹੈ ਤਾਂ ਉਸ ਨੂੰ ਉਚ ਰਕਤ ਚਾਪ 
(0 ੩000 7੪550) ਕਿਹਾ ਜਾਂਦਾ ਹੈ। ਜੇ ਮਨੁੱਖ 
ਦੇ ਆਪਣੇ ਨਾਰਮਲ ਰਕਤ ਚਾਪ ਤੋ 30 00 ਵੱਧ ਜਾਵੇ 
ਤਾਂ ਸਮਝੋ ਉਹ ਰੋਗੀ ਹੈ। ਪਰ ਇਹ ਖਿਆਲ ਰੱਖੋ ਕਿ ਜਦੋਂ 
ਸ਼ੱਕ ਹੋਵੇ ਤਾਂ ਹਫਤੇ ਵਿਚ ਦੋ ਵਾਰ ਪਰੈਸ਼ਰ ਚੈਕ ਕਰਾਓ । 
ਜੇਕਰ ਦੋਵੇਂ ਵਾਰ ਵੱਧ ਹੋਵੇ ਤਦ ਹੀ ਇਸ ਨੂੰ ਉਚ ਪਰੈਸ਼ਰ 
ਮੰਨਣਾ ਚਾਹੀਦਾ ਹੈ ਕਿਉਂਕਿ ਕਈ ਕਾਰਨਾ ਕਰਕੇ ਕਈ 
ਵਾਰ ਆਰਜ਼ੀ ਤੌਰ ਤੇ ਭੀ ਬਲੱਡ ਪਰੈਸ਼ਰ ਵਧ ਜਾਂਦਾ ਹੈ 
ਪਰ ਉਹ ਕੁਝ ਦੇਰ ਬਾਅਦ ਆਪਣੇ ਆਪ ਸਹੀ ਹੋ ਜਾਂਦਾ 
ਹੈ ਤੇ ਇਸ ਬਾਰੇ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ । 

ਨੀਵਾਂ ਬਲੱਡ ਪਰੈਸ਼ਰ (!0% 91600 ੨ਿ੦5੪0੬- 
7$[2€।1€1510।1) 


5।। 58000 9800 500। 4। €03) 


61 


ਇਹ ਨਾਮ ਅੱ ਕਾਫੀ ਮਸ਼ਹੁਰ ਹੁੰਦਾ ਜਾ ਰਿਹਾ 
ਹੈ। ਦਿਲ ਦੀ ਚੈਕਿੰਗ ਸਮੇਂ ਇਸ ਨੂੰ ਚੈਕ ਕਰਨ ਤੇ ਬਹੁਤ 


੬7 


(ਲਸਣ ਨੂੰ ਸ਼ਹਿਦ ਵਿਚ ਪੰਦਰਾਂ ਦਿਨ ਰੱਖ ਕੇ ਖਾਣ ਨਾਲ 


“ਆਤਮ ਮਾਰਗ”, ਫਰਵਰੀ, 2003 


੧3101੫1500)60131.60।। 


ਬਹੁਤ ਫਾਇਦਾ ਹੁੰਦਾ ਹੈ। ਇਹ ਉਚਾ ਤੇ ਨੀਚਾ ਰਕਤਚਾਪ 


&_ 6 ੧ 


ਦੋਹਾਂ ਨੂੰ ਕੰਟਰੋਲ ਕਰਕੇ ਸਹੀ ਰਕਤਚਾਪ ਰਖਦਾ ਹੈ। 


2. ਸ਼ਹਿਦ ਭੀ ਹਿਰਦੇ ਦੇ ਰੋਗਾਂ ਲਈ ਬਹੁਤ ਚੰਗਾ 
ਹੈ। ਇਸ ਦਾ ਪ੍ਰਯੋਗ ਹਿਰਦੇ ਨੂੰ ਤਾਕਤ ਦਿੰਦਾ ਹੈ। 

3. ਮੰਸੱਮੀ ਦਾ ਫਲ ਭੀ ਹਿਰਦੇ _ ਨੂੰ ਨੂੰ ਤਾਕਤ ਦੇਣ 
ਵਾਲਾ ਹੁੰਦਾ ਹੈ, ਮੌਸੱਮੀ ਰਕਤ ਵਾਹਣੀਆਂ ਨੰ ਨਰਮ ਤੇ 


ਰੱਖਦੀ ਹੈ ਤੇ ਰੀਦੇ ਕੋਲੈਸਟਰੋਲ ਨੂੰ ਸਰੀਰ 
ਤੋਂ ਬਾਹਰ ਕੱਢਣ ਵਿਚ ਸਹਾਇਤਾ ਕਰਦੀ ਹੈ। 


4. ਚੌਲਾਈ ਦਾ ਰਸ ਹਿਰਦੇ ਲਈ ਬਹੁਤ 
ਲਾਭਦਾਇਕ ਹੈ। ਇਸ ਦਾ ਸਾਗ ਖਾਣਾ ਭੀ ਹਿਰਦੇ ਲਈ 
ਗੁਣਕਾਰੀ ਹੁੰਦਾ ਹੈ। 

5. ਦਹੀਂ ਭੀ ਕੋਲੈਸਟਰੋਲ ਘੱਟ ਕਰਨ ਵਿਚ 

ਕਰਦਾ ਹੈ। 

6. ਸੁੰਢ ਦਾ ਕੁੱਟ ਕੇ ਕਾੜ੍ਹਾ ਥੋੜ੍ਹਾ ਨਮਕ ਪਾ ਕੇ ਪੀਣ 
ਨਾਲ ਧਮਣੀਆਂ ਤੇ ਰਕਤ ਵਾਹਣੀਆਂ ਲਈ ਫਾਇਦੇਮੰਦ 
ਹੁੰਦਾ ਹੈ। ਹਿੰਗ ਭੀ ਰਕਤ ਨੰ ਜਮਣ ਤੋਂ ਰੋਕਦੀ ਹੈ। ਕੱਚਾ 


ਟੈਕਸ (11੦0੬ 138): 
ਦੇ ਰਹੇ ਪ੍ਰਮੀਆਂ ਲਈ ਖੁਸ਼ਖਬਰੀ 


ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਨੂੰ ਦਾਨ ਦੇਣ$ 
ਵਾਲੋਂ ਪ੍ਰੰਮੀ ਹੁਣ ਦਿਤੀ ਰਕਮ ਦੀ 50% ਰਾਸ਼ੀ ਤੇ 
ਇਨਕਮ ਟੈਕਸ ਛੋਟ ਲੈ ਸਕਦੇ ਹਨ। ਕਮਿਸ਼ਨਰਦ 
ਇਨਕਮ ਟੈਕਸ ਵਲੋਂ ਜਾਰੀ ਪੱਤਰ ਨੰ. /04-5 
₹1806/2001 -2002/3050 ਮਿਤੀ 22.2 2002/% ਸੀ 
੯6. 3.2002 ਅਨੁਸਾਰ ਇਹ ਛੋਟ ।.1. ੦੧, 19615 
(43 0 1961) ਦੀ ਧਾਰਾ 803 ਅਧੀਨ 1.4.20014 
੪ਤੋਂ 31.3.2004 ਤੱਕ ਲਾਗੂ ਰਹੇਗੀ। ਛੋਟ ਲੈਣ ਲਈਦ 
£ ਇਨਕਮ ਟੈਕਸ ਰੀਟਰਨ ਭਰਨ ਸਮੇਂ ਮਿਸ਼ਨ ਵਲੋਂ 


ਪਿਆਜ਼ ਭੀ ਰਕਤ ਵਾਹਣੀਆਂ ਲਈ ਗੁਣਕਾਰੀ ਹੈ। “ਪ੍ਰਾਪਤ ਰਸੀਦ ਨਾਲ ਲਾਵੇ ਜੀ। ੪ 
[ਤਦ ਦੱਤ ਤਤ ਨਰ ਦੰਦਾਂ ਨਿਸ਼ਾ ਬਟ-ਬੇ-ਰੋਜੀ-ਬੀ) ਮਦ ਤਨ ਤਵਾ ਤਦ ਦ 


,4111031/[1€ 01105110 ੮0111 - &੧81੧ 0310 
ਸਾਲਾਨਾ/ਲਾਈਫ ਮੈਂਬਰਸ਼ਿਪ ਫਾਰਮ - ਆਤਮ ਮਾਰਗ 
(ਇਹ ਫਾਰਮ ਭਰ ਕੇ ਦਫਤਰ “ਆਤਮ ਮਾਰਗ' ਰਤਵਾੜਾ ਸਾਹਿਬ, ਡਾਕਖਾਨਾ : ਮੁਲਾਂਪੁਰ ਗਰੀਬਦਾਸ, ਜ਼ਿਲਾ ਰੇਪੜ 140901 ਨੂੰ ਭੇਜੋ ਜੀ) | 


2. ਨਾਮ£ ੮ਿ੫11੬.................................-. 
3. ਪਿਤਾ ਦਾ ਨਾਮ/7੨੧੧੧੬। ।੪੨੧੬.......... 
4; ਪਰਾਂ ਪੁਝਾ/ਜਿ ੩00੬6... . 666; 


ਸੰ 443 ਰੁਪਏ ਮਨੀਆਰਡਰ/ਬੈਂਕ ਡਰਾਫਟ/ਚੈਕ ਨੰ .......................... ਮਿਤੀ......................... ਰਾਹੀਂ 
ਭੇਜ ਰਿਹਾ ਹਾਂ। ਮੈਂ ਸਾਲਾਨਾ/ਲਾਈਫ ਮੈਂਬਰ ਬਣ ਕੇ ਸਤਿਗੁਰੂ ਜੀ ਦੀ ਨਦਰ ਅਤੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਦਾ । 
ਪਾਤਰ ਬਣਿਆ ਹਾਂ ਜਿਸ ਦੀ ਮੈਨੂੰ ਬਹੁਤ ਪ੍ਰਸੈਨਤਾ ਹੈ। 


<< | 


1. ਜੇ ਆਪ ਪਹਿਲਾਂ ਤੋ “ਆਤਮ ਮਾਰਗ” ਦੇ ਮੈਂਬਰ ਹੋ` ਤਾਂ ਪਹਿਲਾ ਮੈਬਰਸ਼ਿਪ ਨੰਬਰ ਲਿਖੋ 


“ਆਤਮ ਮਾਰਗ, ਫਰਵਰੀ, 2003 


5।। 58000 9800 500। 4। €03) 


੧31101੫1500)60131.60।। 


ਜ਼ਰੂਰੀ ਸੂਚਨਾ 


ਅਤੇ ਕੇਵਲ ਆਤਮ ਮਾਰਗ ਲਈ ਹੋਵੇ, ਇਸ ਵਿਚ 


ਰੂਹਾਨੀ ਮਿਸ਼ਨ ਦੇ ਨਾਮ ਹੋਵੇ। ਇਸ ਵਿਚ ਆਤਮ 
ਮਾਰਗ ਲਈ ਭੇਜੀ ਰਕਮ ਸ਼ਾਮਲ ਨਾ ਕੀਤੀ ਜਾਵੇ। 

(ਤੀਜੀ) ਮਾਇਆ ਚੈਕ ਰਾਹੀਂ ਨਹੀਂ, ਸਗੋਂ 
ਡਰਾਫਟ ਰਾਹੀਂ ਭੇਜੀ ਜਾਵੇ ਅਤੇ ਡਰਾਫਟ ਦੀ 
ਅਦਾਇਗੀ ਚੰਡੀਗੜ੍ਹ ਦੇ ਕਿਸੇ ਵੀ ਬੈਂਕ ਰਾਹੀਂ ਹੋਵੇ, 
ਬਾਹਰਲੇ ਸ਼ਹਿਰਾਂ ਦੇ ਡਰਾਫਟ/ਚੈਕ ਨਾ ਭੇਜੇ ਜਾਣ। 


ਰ 
ਹੇ ੪ ਨ ਆ ॥ 
ਹਸ 
ਹਰ 
1 


ਰਤਵਾੜਾ ਸਾਹਿਬ ਵਿਖੇ ਮਹਾਂਪੁਰਸ਼ਾਂ ਦੇ 
ਦੀਵਾਨਾਂ ਦਾ ਪ੍ਰ੍‌ਗਰਾਮ 

ਐਤਵਾਰ - 2, 9, 16, 23 ਫਰਵਰੀ । 
ਸੰਗਰਾਂਦ - 12 ਫਰਵਰੀ , ਦਿਨ ਬੁੱਧਵਾਰ । 
ਪੂਰਨਮਾਸ਼ੀ - 16 ਫਰਵਰੀ, ਦਿਨ ਐਤਵਾਰ। 
(ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4.00 ਵਜੇ ਤੱਕ) 
ਅੰਮ੍ਰਿਤ ਸੈਚਾਰ - ਹਰੇਕ ਪੂਰਨਮਾਸ਼ੀ ਨੂੰ ਗੁਰਦਵਾਰਾ 
ਈਸ਼ਰ ਪ੍ਰਕਾਸ਼, ਰਤਵਾੜਾ ਸਾਹਿਬ ਵਿਖੇ ਦਿਨ 
11.00 ਵਜੇ ਹੁੰਦਾ ਹੈ। 

”ਿ੦।' 1101੬ ॥10111800।। 
[01856 ੪150 05 011 ॥1੧੦।11੬੧ 3(- 
01010 80011 0 ਸ੨॥0੨10010012106 ਸ01061 
& 


12://੪/0/0/.31311114੫0-20।1 


07 


ਹ ਜੇ ਕਦੀ ਤੁਹਾਨੂੰ “ਆਤਮ ਮਾਰਗ” ਨਾ ਮਿਲੇ !!! ਹ 


| ਆਪ ਜੀ ਸਭ ਪਾਠਕਾਂ ਨੂੰ ਵਿਦਿਤ ਹੈ ਕਿ “ਆਤਮ ਮਾਰਗ” ਬੜੇ ਸੋਹਣੇ ਸੁਚੱਜੇ ਅਤੇ ਸੁਥਰੇ ਢੋਗ ਨਾਲ ਹਗ 
[ਮਹੀਨੇ ਦੀ ਪਹਿਲੀ ਤਾਰੀਖ ਨੰ ਪੋਸਟ ਕਰ ਦਿਤਾ ਜਾਂਦਾ ਹੈ। ਰਸਤੇ ਦੀ ਕਿਸੇ ਰੁਕਾਵਟ ਜਾਂ ਅਣਗਹਿਲੀ ਕਾਰਨ ਜੇ 


ਆਪ ਜੀ ਨੂੰ 35 ਤਰੀਕ ਤਕ ਮੈਗਜ਼ੀਨ ਨਹੀਂ ਮਿਲਦਾ ਤਾਂ ਕੇਵਲ - 
ਦਫਤਰ ਆਤਮ ਮਾਰਗ ਫੋਨ ਨੰਬਰ - 


01888-255002 


01888-255009 (ਫੈਕਸ) 


| 
| 
| 
| 
ਆ 
[ਨਾਲ ਸੈਪਰਕ ਕਰੋ, ਹੋਰ ਨੰਬਰਾਂ ਤੇ ਨਹੀਂ। ਆਤਮ ਮਾਰਗ ਦਾ ਸਾਰਾ ਕੌਮ ਕੰਪਿਊਟਰ ਰਾਹੀਂ ਹੁੰਦਾ ਹੈ। ਇਨ੍ਹਾਂ ਫੋਨ ਨੰਬਰਾਂ 
।ਤੇ ਆਪ ਜੀ ਨੂੰ ਤੁਰੰਤ ਅਤੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ । 
| 
| 


ਸਿ ਨਿਤ 


ਕਰ ਗੋਬਿਦ ਸਿੰਘ ਵਿਦਿਆ ਮੰਦਰ (ਸਕੂਲ) ਦੇ ਫੋਨ ਨੰਬਰ - __01888-255003 
“ ਇਟਹਨੈਸਨਲ਼ ਡੀਵਾਈਨ ਇਨਸਟੀਚਿਊਟ ਆਫ਼ ਟੈਕਨਾਲੌਜੀ - __ 01888-255005, 255006. 255007 


ਦੂ, ਦੀ (ਤਹ: 2 ਦੀ 6 (ਈਦ ਤਤ ਦੀ ਹਦ ਤਦ ਤੈ ਦੀਦ (ਹਦ ਤਦ ਓਦੀ ਦਹ. 10. ਤਤ ਦੀ ਇਤ ਦੇ 


| 
| 
| 
| 
ਪ੍ਰ 
ਰੰ 
ਪਰ 
ਪੰ 
1 


ਲੇ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
63 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। ੬03) ੧੧3108।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਦਲ ਲਾ ਦੇ ਲੇ ਦਾ ਦਾ ਲਾ ਦਾ ਦਲ ਦੇ ਲੇ ਲਾ ਲੇ ਦੇ ਦਾ ਦਾ ਦਾ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਲੇ ਲਾ ਲੇ ਲੇ ਲਾ ਲੇ ਦੇ ਲਾ ਦੇ ਦੇ ਦਾ ਦਾ ਦਾ 
“ਆਤਮ ਮਾਰਗ”, ਫਰਵਰੀ, 2003 64 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ 
65 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਦਲ ਲਾ ਦੇ ਲੇ ਦਾ ਦਾ ਦਾ ਦਾ ਦਲ ਦਲ ਲੇ ਲਾ ਲੇ ਦੇ ਦਾ ਦਾ ਦੇ ਲਾ ਦਲ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦੇ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 66 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ 
67 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧3੧08।£॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲਾ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਦਾ ਦਾ ਦਾ ਦਾ ਦਾ ਦੇ ਲੇ ਲਾ ਲੇ ਦੇ ਦਾ ਦਾ ਦਾ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 68 


5।। 58000 9800 500। 4। €03) ੧੧3੧08।5॥0੫60118.60।। 


 ਲਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
69 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਦਲ ਲਾ ਲੇ ਲੇ ਲਾ ਦਾ ਦਾ ਦਾ ਦਲ ਦੇ ਲੇ ਲਾ ਦਲ ਦੇ ਦਾ ਦਾ ਦਾ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦਲ ਦੇ ਲਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 70 


5।। 58000 9800 500। 4। €03) ੧੧3੧08।5॥0੫60118.60।। 


ਲਗਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
71 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਦਲ ਲਾ ਦੇ ਲੇ ਦਾ ਦਾ ਲਾ ਲਾ ਦਾ ਦੇ ਲੇ ਲਾ ਲੇ ਦੇ ਦਾ ਦਾ ਦੇ ਦਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਦਾ ਦਾ ਦਾ 
“ਆਤਮ ਮਾਰਗ”, ਫਰਵਰੀ, 2003 72 


5।। 58000 9800 500। 4। €03) ੧੧3॥੧08।£॥07600118.60।। 


ਲਗਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
73 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲੇ ਲੇ ਦੇ ਲਾ ਦਾ ਦੇ ਲਾ ਦਲ ਲਾ ਦੇ ਲੇ ਲਾ ਦਾ ਦਾ ਲਾ ਦਾ ਦਲ ਲੇ ਲਾ ਲੇ ਦੇ ਦਾ ਦਾ ਦੇ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਦੇ ਲਾ ਲੇ ਦੇ ਲਾ ਦੇ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 74 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
75 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਲੇ ਲਾ ਲੇ ਲਾ ਦੇ ਲੇ ਦਾ ਦਾ ਦਾ ਦਾ ਦਲ ਦੇ ਲੇ ਲਾ ਲੇ ਦੇ ਦਾ ਦਾ ਦਾ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦਲ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 76 


5।। 58000 9800 500। 4। €03) ੧3॥੧08।£॥0੫60118.60।। 


ਲਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ 
77 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਦਾ ਦਾ ਦਾ ਦਾ ਦਾ ਦੇ ਲੇ ਲਾ ਲੇ ਦੇ ਦਾ ਦਾ ਦਾ ਦਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦੇ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 78 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
79 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਲਾ ਦਾ ਲਾ ਦਾ ਦਲ ਦੇ ਲੇ ਲਾ ਲੇ ਦੇ ਦਾ ਦਾ ਦਾ ਦਾ ਦਲ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦਲ ਦੇ ਦਾ ਦਾ ਦਾ 
“ਆਤਮ ਮਾਰਗ”, ਫਰਵਰੀ, 2003 80 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
81 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3੧08।£॥0੫60118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਲਾ ਦਾ ਦਾ ਦਾ ਦਲ ਦੇ ਲੇ ਲਾ ਲੇ ਦੇ ਦਾ ਦਾ ਦਾ ਦਾ ਦਲ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਦੇ ਲਾ ਲੇ ਦੇ ਲਾ ਦੇ ਦੇ ਦਾ ਦਾ ਦਾ ਲਾ 
“ਆਤਮ ਮਾਰਗ, ਫਰਵਰੀ, 2003 82 


5।। 58000 9800 500। 4। €03) ੧੧3॥੧08।£॥07600118.60।। 


ਨਲ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
83 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਦਲ ਲਾ ਦੇ ਲੇ ਲਾ ਦਾ ਦਾ ਦਾ ਦਲ ਦੇ ਲੇ ਲਾ ਲੇ ਦੇ ਦਾ ਦਾ ਦੇ ਦਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦਲ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 84 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
85 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਦਾ ਦਾ ਲਾ ਦਾ ਦਾ ਦਲ ਲੇ ਲਾ ਲੇ ਦੇ ਦਾ ਦਾ ਦਾ ਦਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਲੇ ਦੇ ਲਾ ਦਲ ਦੇ ਦਾ ਦਾ ਦਾ ਲਾ 
“ਆਤਮ ਮਾਰਗ, ਫਰਵਰੀ, 2003 86 


5।। 58000 9800 500। 4। €03) ੧3੧08।£॥0੫60118.60।। 


ਲਗਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਲਾ 
87 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲੇ ਲੇ ਦੇ ਲਾ ਦਾ ਲੇ ਲਾ ਲੇ ਲਾ ਦੇ ਲੇ ਲਾ ਦਾ ਲਾ ਦਾ ਦਾ ਦੇ ਲੇ ਲਾ ਲੇ ਦੇ ਦਾ ਦਾ ਦਾ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਦੇ ਲਾ ਦੇ ਦੇ ਲਾ ਦੇ ਦੇ ਦਾ ਦਾ ਦਾ 
“ਆਤਮ ਮਾਰਗ”, ਫਰਵਰੀ, 2003 88 


5।। 58000 9800 500। 4। €03) ੧੧3੧08।5॥0੫60118.60।। 


ਲਗਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲੇ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
89 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3੧08।£॥0੫60118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਦਾ ਦਾ ਦਾ ਦਾ ਦਾ ਦਲ ਲੇ ਲਾ ਦਲ ਦੇ ਦਾ ਦਾ ਦਾ ਲਾ ਲੇ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਲੇ ਲਾ ਲੇ ਲੇ ਲਾ ਲੇ ਦੇ ਲਾ ਦਲ ਦੇ ਦਾ ਦਾ ਦਾ ਲਾ 
“ਆਤਮ ਮਾਰਗ”, ਫਰਵਰੀ, 2003 90 


5।। 58000 9800 500। 4। €03) ੧੧3੧08।5॥0੫60118.60।। 


ਨਲ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲੇ ਲੇ ਲਾ ਲਾ ਲਾ ਲਾ ਦਾ 
91 “ਆਤਮ ਮਾਰਗ”, ਫਰਵਰੀ, 2003 


5।। 58000 9800 500। 4। €03) ੧੧3॥੧08।5॥07600118.60।। 


[ ਲੇ ਲੇ ਲੇ ਲਾ ਲੇ ਲੇ ਲੇ ਲਾ ਲੇ ਦੇ ਲਾ ਦਾ ਦੇ ਲਾ ਲੇ ਲਾ ਦੇ ਲੇ ਦਾ ਦਾ ਦਾ ਦਾ ਦਲ ਦੇ ਲੇ ਲਾ ਲੇ ਦੇ ਦਾ ਦਾ ਦਾ ਦਾ ਲਾ ਲਾ ਲੇ ਲੇ ਲਾ ਦੇ ਲੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਲਾ ਲੇ ਲੇ ਲਾ ਦੇ ਦੇ ਲਾ ਦੇ ਦੇ ਦਾ ਦਾ ਦਾ 
“ਆਤਮ ਮਾਰਗ”, ਫਰਵਰੀ, 2003 92 


5।। 58000 9800 500। 4। €03) ੧੧3॥੧08।5॥07600118.60।। 


